ਮਲਵਈ ਉਪਭਾਸ਼ਾ ਦੀ ਵਾਕ ਬਣਤਰ ਦਾ ਵਰਣਨਾਤਮਿਕ 
ਅਧਿਐਨ 


ਖੋਜ-ਪ੍ਰਬੰਧ 


ਪੰਜਾਬੀ ਯੂਨੀਵਰਸਿਟੀ ਦੀ ਭਾਸ਼ਾ ਫ਼ੈਕਲਟੀ ਅਧੀਨ 
ਪੀਐੱਚ.ਡੀ. (ਮਾਨਵ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ) 
ਦੀ ਡਿਗਰੀ ਲਈ 


ਸੰਦੀਪ ਸਿੰਘ 


ਦੁਆਰਾ ਪੇਸ਼ 


ਖੋਜ-ਪ੍ਰਬੰਧ 


(1961 ਦੇ ਪੰਜਾਬ ਐਕਟ ਨੰ. 35 ਤਹਿਤ ਸਥਾਪਿਤ) 


ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ, ਪਟਿਆਲਾ । 


ਪ੍ਰਮਾਏ-ਪੱਤਰ 


ਪ੍ਰਮਾਣਿਕ ਕੀਤਾ ਜਾਂਦਾ ਹੈ ਕਿ ਖੋਜਾਰਥੀ ਸੰਦੀਪ ਸਿੰਘ ਨੇ “ਮਲਵਈ ਉਪਭਾਸ਼ਾ ਦੀ ਵਾਕ 
ਬਣਤਰ ਦਾ ਵਰਣਨਾਤਮਿਕ ਅਧਿਐਨ” ਵਿਸ਼ੇ ਉਪਰ ਖ਼ੋਜ-ਪ੍ਰਬੰਧ ਮੇਰੀ ਨਿਗਰਾਨੀ ਹੇਠ ਸੰਪੂਰਨ 
ਕੀਤਾ ਹੈ। ਇਹ ਖ਼ੋਜਾਰਬੀ ਦਾ ਮੌਲਿਕ ਖੋਜ-ਕਾਰਜ ਹੈ। ਇਸ ਨੂੰ ਪਹਿਲਾਂ ਕਿਸੇ ਡਿਗਰੀ ਜਾਂ ਡਿਪਲੋਮੇ 
ਲਈ ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਹੋਰ ਯੂਨੀਵਰਸਿਟੀ ਵਿੱਚ ਪੇਸ਼ ਨਹੀਂ ਕੀਤਾ ਗਿਆ। ਮਂ ਇਸ 
ਖੋਜ-ਪ੍ਰਬੰਧ ਨੂੰ ਪੰਜਾਬੀ ਯੂਨੀਵਰਸਿਟੀ ਦੀ ਭਾਸ਼ਾ ਫੈਕਲਟੀ ਵਿੱਚ ਪੀਐੱਚ.ਡੀ. ਦੀ ਡਿਗਰੀ ਲਈ 


ਮੁਲਾਂਕਣ ਹਿੱਤ ਪੇਸ਼ ਕਰਨ ਦੀ ਸਿਫਾਰਸ਼ ਕਰਦਾ ਹਾਂ। 


ਮਿਤੀ 


63-65- 2-&। ੬ “ਆ” 


ਡਾ. ਬੂਟਾ ਸਿੰਘ ਬਰਾੜ 
ਪ੍ਰੋਫੈਸਰ ਤੇ ਸਾਬਕਾ ਮੁਖੀ, 
ਪੀ.ਜੀ. ਸਟੱਡੀਜ਼ ਵਿਭਾਗ, 
ਪੰਜਾਬੀ ਯੂਨੀਵਰਸਿਟੀ 
ਰਿਜਨਲ ਸੈਂਟਰ, ਬਠਿੰਡਾ। 


1.0. ਮਾਲਵਾ : ਇਤਿਹਾਸਕ, ਸਭਿਆਚਾਰਕ ਪਿਛੋਕੜ ਅਤੇ ਭੂਗੋਲਿਕ ਖੇਤਰ 


1.1. ਇਤਿਹਾਸਕ ਪਿਛੋਕੜ 

ਪੰਜਾਬ ਦੇ ਉਸ ਭੂਗੋਲਿਕ ਖਿੱਤੇ ਨੂੰ, ਜਿੱਥੇ ਮਲਵਈ ਬੋਲੀ ਜਾਂਦੀ ਹੈ 'ਮਾਲਵਾ` ਕਿਹਾ 
ਜਾਂਦਾ ਹੈ। ਸ਼ਬਦ 'ਮਾਲਵਾ' ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਆਉਂਦਾ ਹੈ। ਮਹਾਂਭਾਰਤ ਵਿੱਚ ਇਸ ਦਾ 
ਤਿੰਨ ਵਾਰ ਜ਼ਿਕਰ ਆਇਆ ਹੈ। ਐਸ.ਐਚ.ਬੈਨਰਜੀ (1965:9) ਅਨੁਸਾਰ ਛੇਵੀਂ ਸਦੀ ਦੇ 
ਭਾਰਤ ਵਿੱਚ ਅਜਿਹੇ ਸੱਤ ਭੂ-ਖੰਡ ਸਨ, ਜਿਨ੍ਹਾਂ ਨੂੰ ਮਾਲਵਾ ਕਿਹਾ ਜਾਂਦਾ ਸੀ। ਵਰਤਮਾਨ ਸਮੱ 
ਵਿੱਚ ਮਾਲਵਾ ਨਾਂ ਦੇ ਦੋ ਖੇਤਰ ਹਨ : ਇਕ ਮੱਧ ਪ੍ਰਦੇਸ਼ ਵਾਲਾ ਮਾਲਵਾ ਅਤੇ ਦੂਸਰਾ ਪੰਜਾਬ 
ਵਾਲਾ ਮਾਲਵਾ। 

ਕਰਤਾਰ ਸਿੰਘ ਦਾਖਾ (ਮਿਤੀਹੀਏ:12-13) ''ਆਦਿ ਪ੍ਰਾਚੀਨ ਸਮੱ ਵਿੱਚ, ਹਿਮਾਲਾ 
ਪਰਬਤ ਅਤੇ ਰਾਜਪੂਤਾਨੇ (ਰਾਜਸਥਾਨ) ਦੀ ਥਾਂ ਬਹੁਤ ਵੱਡਾ ਸਮੁੰਦਰ ਸੀ। ਬਹੁਤ ਸਮੇਂ ਪਿਛੋਂ 
ਹਿਮਾਲਾ ਪਰਬਤ ਦੇ ਉਪਰ ਉੱਠਏ ਵਾਂਗ ਹੋਰ ਵੀ ਬਹੁਤ ਸਾਰਾ ਦੇਸ਼ ਉਸੇ ਸਮੁੰਦਰ ਦੇ ਗਰਭ 
ਵਿੱਚੋਂ ਨਿਕਲ ਆਇਆ। ਇਸ ਵਿੱਚ ਰਾਜਪੂਤਾਨਾ ਅਤੇ ਸਿੰਧ ਵੀ ਸ਼ਾਮਿਲ ਸੀ। ਉਸ ਸਮੇਂ 
ਹਿਮਾਲਾ ਦੇ ਹਿੱਸਿਆਂ ਵਿੱਚੋਂ ਰਾਜਪੂਤਾਨਾ ਅਤੇ ਸਿੰਧ ਵੱਲ ਦੀ ਹੋ ਕੇ ਸਮੁੰਦਰ ਵਿੱਚ ਮਿਲਣ 
ਵਾਲੀਆਂ ਬਹੁਤ ਸਾਰੀਆਂ ਨਦੀਆਂ ਸਨ। ਜਿਨ੍ਹਾਂ ਵਿੱਚੋਂ ਬਿਆਸ, ਸਤਲੁਜ, ਸਰਸਵਤੀ, ਸਰਸਾ 
ਅਤੇ ਮਾਰਕੰਡਾ ਆਦਿ ਪ੍ਰਸਿੱਧ ਸਨ ਜੋ ਸਹਾਰਨਪੁਰ ਤੇ ਉੱਤਰ ਵੱਲ ਦੇ ਪਹਾੜਾਂ ਤੋਂ ਲੈ ਕੇ 
ਰਵਾਲਸਰ ਦੀਆਂ ਚੋਟੀਆਂ ਵਿੱਚੋਂ ਨਿਕਲਦੀਆਂ ਸਨ। ਸਮੇਂ ਦੇ ਫੇਰ ਨਾਲ ਰਾਜਪੂਤਾਨੇ ਵਿੱਚ 
ਰੇਤਾ ਬਹੁਤ ਵੱਧ ਗਿਆ ਤਾਂ ਉਹਨਾਂ ਵਿੱਚੋਂ ਸਤਲੁਜ ਅਤੇ ਬਿਆਸ ਜੋ ਸੁਤੰਤਰ ਵਗਦੀਆਂ ਸਨ, 
ਉਹ ਆਪਏ ਰਸਤੇ ਬਦਲ ਕੇ ਆਪਸ ਵਿੱਚ ਮਿਲਦੀਆਂ ਹੋਈਆਂ ਹਾਕੜੇ ਸਏ ਸੁਮੁੰਦਰ ਵਿੱਚ 
ਪੈਏ ਲੱਗੀਆਂ। ਫੇਰ ਹਾਕੜਾ ਤੇ ਸਰਸਵਤੀ ਨਦੀਆਂ ਸੁੱਕ ਗਈਆਂ ਅਤੇ ਸਰਸਾ ਜੋ ਪਹਿਲਾਂ 
ਬੀਕਾਨੇਰ ਦੇ ਇਲਾਕੇ ਵਿੱਚ ਵਹਿੰਦਾ ਸੀ, ਸਤਲੁਜ ਦੇ ਪਹਿਲੇ ਰਸਤੇ ਨੂੰ ਛੱਡਣ 'ਤੇ ਰੋਪੜ ਕੋਲ 


ਸਤਲੁਜ ਵਿੱਚ ਹੀ ਮਿਲ ਗਿਆ। ਇਸ ਸਾਰਸੁਤ ਦੇਸ ਵਿੱਚ ਰੇਤਾ ਬਹੁਤ ਘੱਟ ਹੋ ਜਾਇ ਕਾਰਨ 


ਇਸ ਰੇਤ ਸਾਗਰ ਦਾ ਨਾਂ ਮਾਰੂਵਾਰ, ਮਾਰੁਵਾ ਫੇਰ ਮਾਲਵਾ ਪ੍ਰਸਿੱਧ ਹੋ ਗਿਆ। ਜੋ ਜੈਪੁਰ, 
ਬੀਕਾਨੇਰ ਅਤੇ ਜੈਸਲਮੇਰ ਤੋਂ ਲੈ ਕੇ ਗੁਜਰਾਤ ਕਾਠੀਆਵਾੜ ਦੀ ਹੱਦ ਤੱਕ ਹੈ। 

ਸ੍ਰੀ ਜੈ ਚੰਦਰ ਵਿਦਿਅਲੰਕਾਰ ਲਿਖਦੇ ਹਨ ਕਿ 'ਮਦਰ' ਇਕ ਗਏ ਦਾ ਨਾਉਂ ਸੀਜੋ 
ਮਦਰ ਤੋਂ ਬਦਲ ਕੇ ਮਾਲਵਾ ਬਣ ਗਿਆ। ਮਹਾਨ ਸਿਕੰਦਰ ਦੇ ਹਮਲੇ ਸਮੇਂ ਇਹ ਗਏ ਰਾਵੀ 
ਦਰਿਆ ਦੇ ਕੰਡੇ ਤੇ ਵੱਸਦਾ ਸੀ। ਸਿਕੰਦਰ ਤੋਂ ਹਾਰ ਜਾਇ ਕਰਕੇ ਇਸ ਗਏ ਦੇ ਲੋਕ ਜਿੱਥੇ- 
ਜਿੱਥੇ ਜਾ ਕੇ ਵੱਸੇ, ਉਥੋਂ ਦਾ ਨਾਂ ਮਾਲਵਾ ਪੈ ਗਿਆ। 

ਐਸ.ਐਚ.ਬੈਨਰਜੀ ( 1965 : 1) ਅਨੁਸਾਰ ਮਾਲਵਾ ਕਬੀਲੇ ਦੀ ਬੰਸਾਵਲੀ ਮਦਰ 
ਦੇਸ ਦੇ ਰਾਜਾ ਅਸ਼ਵਪਤੀ ਦੀ ਪਤਨੀ ਮਾਲਵੀ ਨਾਲ ਜੁੜਦੀ ਹੈ। ਰਾਜਾ ਅਸ਼ਵਪਤੀ ਦੀ ਪਤਨੀ 
ਮਾਲਵੀ ਨੇ ਜਿਸ ਬੱਚੇ ਨੂੰ ਜਨਮ ਦਿੱਤਾ, ਉਸ ਦਾ ਨਾਂ 'ਮਲਵਾਹਾ` ਸੀ। ਮਲਵਾਹਾ ਦੇ ਵੰਸ਼ ਨੇ 
ਹੀ ਆਪਏ ਆਪ ਨੂੰ ਮਾਲਵਾ ਅਖਵਾਇਆ ਹੈ। ਵਾਸੂਦੇਵ ਸ਼ਰਨ ਅਗਰਵਾਲ (1953: 465) 
ਵੀ ਇਸੇ ਵਿਚਾਰ ਦੀ ਪ੍ਰੋੜਤਾ ਕਰਦੇ ਹੋਏ ਲਿਖਦੇ ਹਨ ਕਿ ਮਲਵਾਹ ਦੇ ਵੰਸ਼ ਨੂੰ 'ਮਲੀ ਜਾਂ 
ਮਾਲੂ ਵੀ ਕਿਹਾ ਜਾਂਦਾ ਰਿਹਾ ਹੈ, ਜਿਨ੍ਹਾਂ ਨੂੰ ਯੂਨਾਨੀ ਇਤਿਹਾਸਕਾਰਾਂ ਨੇ ਮਲੋਈ ਆਖਿਆ ਹੈ। 

ਪ੍ਰੰਤੂ ਡਾ.ਪ੍ਰੋਮ ਪ੍ਰਕਾਸ਼ ਸਿੰਘ (1971:312) ਉਪਰੋਕਤ ਵਿਚਾਰਾਂ ਨਾਲ ਸਹਿਮਤ ਨਹੀਂ 
ਹਨ। ਉਨ੍ਹਾਂ ਅਨੁਸਾਰ ਮਾਲਵਾ ਸ਼ਬਦ ਦਾ ਨਿਕਾਸ ਤੇ ਵਿਕਾਸ ਸੰਸਕ੍ਰਿਤ ਦੇ ਸ਼ਬਦ 'ਮਾਲਵਤ ` 
ਤੋਂ ਹੋਇਆ ਹੈ, ਜਿਸ ਦਾ ਅਰਥ ਹੈ ਖੁੱਲ੍ਹੇ ਹੱਡਾਂ ਪੈਰਾਂ ਵਾਲੇ ਅਰਥਾਤ ਮਲਵਈ ਲੋਕ ਤਕੜੇ 
ਅਤੇ ਖੁੱਲ੍ਹੇ ਹੱਡਾਂ ਪੈਰਾਂ ਵਾਲੇ ਹੋਣ ਕਰਕੇ ਮਾਲਵਤ ਸੱਦੇ ਜਾਂਦੇ ਸਨ, ਜਿਸ ਤੋਂ ਮਾਲਵਾ ਬਇਆ। 
ਮਾਲਵ ਜਾਤੀ ਦੇ ਲੋਕ ਬਹਾਦਰ ਤੇ ਨਿਰੋਏ ਸਨ। ਅੱਜ ਵੀ ਅਖਾੜੇ ਵਿੱਚ ਕੁਸ਼ਤੀ ਲੜ੍ਹਨ ਵਾਲੇ 
ਪਹਿਲਵਾਨਾਂ ਨੂੰ 'ਮੱਲ` ਆਖ ਕੇ ਬੁਲਾਇਆ ਜਾਂਦਾ ਹੈ। ਬਜ਼ੁਰਗ ਆਪਏ ਧੀਆਂ ਪੁੱਤਰਾਂ ਨੂੰ 
ਸ਼ਿਸ਼ਟ ਸੰਬੋਧਨ ਵਜੋਂ 'ਮੱਲ` ਜਾਂ 'ਮੱਲਾ` ਆਖ ਕੇ ਬੁਲਾਉਂਦੇ ਹਨ। ਇਸ ਸੰਬੋਧਨ ਪਿੱਛੇ ਮਾਲਵ 
ਜਾਤੀ ਦੇ ਗੌਰਵ ਦਾ ਇਤਿਹਾਸ ਬੋਲਦਾ ਹੈ। ਇਸ ਕਰਕੇ ਇਸ ਖੇਤਰ ਦਾ ਨਾਂ ਮਾਲਵਾ ਪੈ 


ਗਿਆ। 


ਉਪਰੋਕਤ ਵਿਦਵਾਨਾਂ ਦੀ ਰਾਇ ਦੀ ਰੋਸ਼ਨੀ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਧੇਰੇ 
ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ ਕਿ 'ਮਾਲਵਾ` ਨਾਮ ਮਦਰ ਗਏ ਨਾਲ ਸੰਬੰਧਿਤ 
“ਮਲੋਈ` ਜਾਤੀ ਤੋਂ ਪਿਆ ਹੈ। ਇਹ ਮਦਰ ਗਈ ਅੱਗੋਂ ਭਾਰਤੀ ਆਰੀਆਈ ਨਸਲ ਨਾਲ 
ਸੰਬੰਧਿਤ ਹੈ। ਜਿਵੇਂ ਕਿ ਅਸੀਂ ਉਪਰ ਦੱਸ ਚੁੱਕੇ ਹਾਂ ਮਾਲਵਾ ਨਾਂ ਦਾ ਸ਼ਬਦ ਸਾਡੇ ਪ੍ਰਾਚੀਨ ਗ੍ਰੰਥਾਂ 
ਵਿੱਚ ਵੀ ਆਉਂਦਾ ਹੈ। ਮਹਾਂਭਾਰਤ ਵਿੱਚ ਇਸਦਾ ਤਿੰਨ ਵਾਰ ਜ਼ਿਕਰ ਆਇਆ ਹੈ। ਇਸੇ 
'ਮਾਲਵ` ਜਾਤੀ ਦੇ ਲੋਕਾਂ ਨੇ ਸਿਕੰਦਰ ਨਾਲ ਟੱਕਰ ਲਈ ਸੀ। ਇਉਂ ਪੰਜਾਬ ਦੇ ਇਸ ਵਿਸ਼ੇਸ਼ 
ਖਿੱਤੇ ਦਾ ਨਾਂ ਮਦਰ ਗਏ ਨਾਲ ਸੰਬੰਧਿਤ 'ਮਲੋਈ` ਜਾਤੀ ਤੋਂ ਪਿਆ ਹੈ। ਇਹ 326 ਈ.ਪੂ.ਤੋਂ 
150 ਈ.ਦੇ ਵਿਚਕਾਰ ਹੀ ਪੈ ਗਿਆ ਸੀ। 

ਪਹਿਲਾਂ ਪੇਸ਼ ਕੀਤੇ ਇਕ ਕਥਨ ਅਨੁਸਾਰ ਪੰਜਾਬ ਵਾਲੇ ਮਾਲਵਾ ਖੇਤਰ ਤੋਂ ਇਲਾਵਾ 
ਇਕ 'ਮਾਲਵਾ' ਜਾਂ 'ਮਾਲਵ' ਖੇਤਰ ਮੱਧ ਪ੍ਰਦੇਸ਼ ਵਿੱਚ ਵੀ ਹੈ। ਪੰਜਾਬ ਦੇ ਮਾਲਵਾ ਖੇਤਰ 
ਨਾਲ ਮੱਧ ਪ੍ਰਦੇਸ਼ ਦੇ ਮਾਲਵ ਖੇਤਰ ਦਾ ਕੀ ਸੰਬੰਧ ਹੈ, ਇਹ ਕਾਫੀ ਬਹਿਸ ਦਾ ਵਿਸ਼ਾ ਹੈ। 
ਡਾ.ਨਾਹਰ ਸਿੰਘ (1985:2) ਲਿਖਦੇ ਹਨ ਕਿ ਪੰਜਾਬ ਵਿੱਚ ਸਥਿਤ ਮਾਲਵੇ ਦੀ ਮੱਧ ਭਾਰਤ 
ਵਿੱਚ ਸਥਿਤ 'ਮਾਲਵ` ਜਿਸਦੀ ਰਾਜਧਾਨੀ ਉਜੈਨ ਸੀ, ਨਾਲ ਗੂੜ੍ਹੀ ਇਤਿਹਾਸਕ“ ਸੰਸਕ੍ਰਿਤਿਕ 
ਸਾਂਝ ਹੈ। ਮੱਧ ਭਾਰਤ ਵਿੱਚ ਵੱਸਣ ਵਾਲੀ ਮਾਲਵ ਜਾਤੀ ਅਤੇ ਮਲਵਈ ਦੇ ਨੈਣ-ਨਕਸ਼, ਰੰਗ- 
ਢੰਗ, ਸੰਸਕ੍ਰਿਤਿਕ ਰੂੜੀਆਂ ਅਤੇ ਲੋਕਗੀਤ ਆਦਿ ਦੀ ਸਮਾਨਤਾ ਦੋਵਾਂ ਦੀ ਜਾਤੀਗਤ ਸਮਾਨਤਾ 
ਨੂੰ ਸਿੱਧ ਕਰਦੀ ਹੈ। ਦੋਵਾਂ ਖਿੱਤਿਆਂ ਵਿੱਚ ਵੱਸਦੇ ਲੋਕਾਂ ਦੀ ਮੂਲ ਨਸਲ ਆਰੀਆਈ ਹੈ। 
ਆਰੀਆ ਜਾਤੀ ਪੰਜਾਬ ਜਾਂ ਸਿੰਧ ਰਸਤੇ ਹੀ ਆਈ ਹੈ। ਆਰੀਆ ਲੋਕ ਪਹਿਲੋਂ ਪੰਜਾਬ ਵਿੱਚ 
ਵੱਸੇ ਤੇ ਮੱਧ ਭਾਰਤ ਵੱਲ ਖਿੰਡਦੇ ਤੇ ਫੈਲਦੇ ਗਏ। ਪੰਜਾਬ ਦੇ ਇਸ ਖਿੱਤੇ ਮਾਲਵਾ ਵਿੱਚ ਵੱਸਣ 
ਵਾਲੀ 'ਮਲੋਈ` ਜਾਤੀ ਜਿੱਤਾਂ ਪ੍ਰਾਪਤ ਕਰਦੀ ਹੋਈ, ਮੱਧ ਭਾਰਤ ਦੇ ਆਵੰਤੀ ਪ੍ਰਦੇਸ਼ ਵਿੱਚ ਗਈ 
ਅਤੇ ਇਸੇ ਜਾਤੀ ਦੇ ਪ੍ਰਵੇਸ਼ ਨਾਲ ਇਸ ਖਿੱਤੇ ਨੂੰ 'ਮਾਲਵ` ਸੱਦਿਆ ਜਾਏ ਲੱਗਾ। ਕਿਸੇ ਵੇਲੇ 


ਦੋਵਾਂ ਖੇਤਰਾਂ ਮਾਲਵਾ ਅਤੇ ਮਾਲਵ ਉੱਤੇ ਇਸ ਇਕੋ ਜਾਤੀ ਦਾ ਰਾਜ ਰਿਹਾ ਹੈ। 


ਡਾ.ਨਾਹਰ ਸਿੰਘ ਦੇ ਵਿਚਾਰ ਨੂੰ ਪ੍ਰੋੜਤਾ ਨਰੇਂਦਰ ਧੀਰ' ਦੀਆਂ ਕੁਝ ਸਥਾਪਨਾਵਾਂ ਤੋਂ 
ਵੀ ਮਿਲਦੀ ਹੈ। ਉਹ ਲਿਖਦਾ ਹੈ ਕਿ ਕੁਝ ਇਤਿਹਾਸਕਾਰ ਫਿਰੋਜ਼ਪੁਰ ਨਾਲ ਜੁੜੇ ਹੋਏ ਭਾਗ ਨੂੰ 
ਉਸ ਦੇਸ ਦਾ ਮਾਲਵਾ ਮੰਨਦੇ ਹਨ। ਇਸ ਤੋਂ ਹੀ ਪੰਜਾਬ ਦੇ ਮਾਲਵ ਨੂੰ “ਉਦੀਚਿਆ ਮਾਲਵ` 
ਕਿਹਾ ਜਾਂਦਾ ਰਿਹਾ ਹੈ ਅਤੇ ਸੌਰਾਸ਼ਟਰ ਦੇ ਮਾਲਵ ਨੂੰ 'ਪ੍ਰਤੀਚਿਆ ਮਾਲਵ` ਕਿਹਾ ਜਾਂਦਾ ਰਿਹਾ 
ਹੈ। ਨਰੇਂਦਰ ਧੀਰ ਨੇ ਭਾਸ਼ਾ, ਸੰਸਕ੍ਰਿਤੀ ਅਤੇ ਲੋਕ ਗੀਤਾਂ ਦੀਆਂ ਸਮਾਨ-ਅੰਤਰ ਉਦਾਹਰਈਂ 
ਦੇ ਕੇ ਆਪਏ ਮੱਤ ਨੂੰ ਪ੍ਰਮਾਇਤ ਕੀਤਾ ਹੈ ਕਿ 'ਮਾਲਵਾ ਗਏ ਦੇ ਲੋਕਾਂ ਨੇ ਅਵੰਤੀ ਪ੍ਰਦੇਸ਼ ਦੇ 
ਲੋਕਾਂ ਉੱਤੇ ਕਬਜਾ ਕਰਕੇ ਮਾਲਵ ਸੰਮਤ ਦੀ ਘੋਸ਼ ਕੀਤੀ। ਇਹੋ ਮਾਲਵਾ ਸੰਮਤ ਛੇਵੀਂ ਸਦੀ 
ਈਸਵੀ ਤੋਂ ਬਾਅਦ ਬਿਕਰਮ ਸੰਮਤ ਬ ਕੇ ਪ੍ਰਸਿੱਧ ਹੋਇਆ। 

ਪੁਰਾਤਨ ਪੰਜਾਬ ਵਿੱਚ ਮਾਲਵ ਜਾਤੀ ਦੇ ਵੱਸਦੇ ਹੋਏ ਦਾ ਪ੍ਰਮਾਏ ਕੁਝ ਪ੍ਰਾਚੀਨ ਭਾਰਤੀ 
ਸਿੱਕਿਆਂ ਤੋਂ ਵੀ ਮਿਲਦਾ ਹੈ। ਇਸ ਜਾਤੀ ਦਾ ਜ਼ਿਕਰ ਇਨਸੈਂਟ ਏ.ਸਕਿਮ ਵਰਗੇ 
ਇਤਿਹਾਸਕਾਰਾਂ ਨੇ ਵੀ ਕੀਤਾ ਹੈ। ਪੰਜਾਬ ਡਿਸਟ੍ਿਕਿਟ ਗਜਟੀਅਰ, ਲੁਧਿਆਈ ਅਨੁਸਾਰ 
ਵੈਦਿਕ ਕਾਲ ਵਿੱਚ 'ਮਦਰ` ਨਾਂ ਦਾ ਇਕ ਕਬੀਲਾ ਪੰਜਾਬ ਵਿੱਚ ਵੱਸਦਾ ਸੀ। ਇਸੇ 'ਮਦਰ` ਤੋਂ 
ਪ੍ਰਾਕਿਰਤ ਵਿੱਚ ਮੱਲ ਬਣ ਗਿਆ। ਮਹਾਂਭਾਰਤ ਵਿੱਚ ਮਾਲਵ ਜਾਤੀ ਨੂੰ ਦਰਿਆ ਸਤਲੁਜ ਅਤੇ 
ਰਾਵੀ ਦੇ ਵਿਚਕਾਰ ਵੱਸਦੇ ਦੱਸਿਆ ਗਿਆ ਹੈ। ਰਿਸ਼ੀ ਪਾਇਨੀ ਨੇ ਵੀ ਮਾਲਵੀਆਂ ਦਾ ਨਿਵਾਸ 
ਅਸਥਾਨ ਪੰਜਾਬ ਵਿੱਚ ਹੀ ਦੱਸਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮਾਲਵਾ ਖੇਤਰ ਦੀਆਂ 
ਬਹੁਤ ਸਾਰੀਆਂ ਲੋਕ ਕਹਾਈਆਂ ਰਾਜੇ ਬਿਕਰਮਾਜੀਤ ਨੂੰ ਇੱਕ ਪ੍ਰਸਿੱਧ ਅਤੇ ਨਿਆਂਕਾਰੀ ਰਾਜੇ 
ਵਜੋਂ ਸਲਾਹੁੰਦੀਆਂ ਹਨ, ਜਿਥੋਂ ਇਨ੍ਹਾਂ ਖੇਤਰਾਂ ਦੀ ਇਤਿਹਾਸਕ ਸਾਂਝ ਦਾ ਇਕ ਹੋਰ ਸਬੂਤ 
ਮਿਲਦਾ ਹੈ। 

ਜੇਕਰ ਮਾਲਵੇ ਦੇ ਇਤਿਹਾਸ ਨੂੰ ਵਿਚਾਰਿਆ ਜਾਵੇ ਤਾਂ ਪਹਿਲੀ ਸਦੀ ਈ. ਪੂ. ਵਿੱਚ 
ਕਨਿਸ਼ਕ ਦੇ ਰਾਜ ਕਾਇਮ ਕਰਕੇ ਹਨੂਰ ਨੂੰ ਵਸਾਇਆ ਅਤੇ ਉਸ ਤੋਂ ਬਾਅਦ ਗੁਪਤ ਵੰਸ਼ 


ਸਲਬਾਰਨ ਵੰਸ਼ ਅਤੇ ਵਰਧਨ ਵੰਸ਼ ਦਾ ਇਸ ਖੇਤਰ ਉੱਤੇ ਰਾਜ ਰਿਹਾ। ਕਰਤਾਰ ਸਿੰਘ ਦਾਖਾ 


2 ਹਵਾਲਾ : ਡਾ. ਨਾਹਰ ਸਿੰਘ (1985) 


(ਮਿਤੀਹੀਏ : %7) ਲਿਖਦੇ ਹਨ ਕਿ ਛੇਵੀ ਸਦੀ ਈਸਵੀ ਵਿੱਚ ਰਾਜਾ ਸਲਬਾਰਨ ਨੇ ਮਾਲਵੇ 
ਉੱਤੇ ਕਬਜਾ ਕਰਕੇ ਸਿਆਲਕੋਟ ਨੂੰ ਆਪਈ ਰਾਜਧਾਨੀ ਬਣਾਇਆ। ਉਸ ਦੇ ਇਕ ਪੁੱਤਰ ਨੇ 
ਸਲਬਾਹਨਪੁਰਾ (ਤਹਿ.ਮੁਕਤਸਰ) ਨੂੰ ਅਤੇ ਦੂਜੇ ਪੁੱਤਰ ਛਾਡੇ ਰਾਏ ਨੇ ਛਾਡੇ ਨਗਰ 
(ਮਲੇਰਕੋਟਲੇ ਤੋਂ ਚਾਰ ਮੀਲ ਦੂਰ ਝਨੇਰ ਵਿਖੇ) ਨੂੰ ਆਪਈ ਰਾਜਧਾਨੀ ਬਣਾਇਆ। 


ਹਰਸ਼ ਵਰਧਨ ਨੇ ਬੁੱਧ ਮੱਤ ਧਾਰਨ ਕਰ ਲਿਆ ਜਿਸ ਨਾਲ ਇਸ ਖੇਤਰ ਵਿੱਚ ਬੁੱਧ 
ਮੱਤ ਦਾ ਜ਼ੋਰਦਾਰ ਪ੍ਰਭਾਵ ਪਿਆ। ਨੋਵੀ ਸਦੀ ਵਿੱਚ ਇਸ ਇਲਾਕੇ ਉੱਤੇ 'ਵਗਹ` ਜਾਤੀ ਦਾ 
ਕਬਜਾ ਸੀ, ਜਿਸ ਦੀ ਰਾਜਧਾਨੀ ਬਠਿੰਡਾ ਸੀ। ਨੋਵੀਂ ਦਸਵੀਂ ਸਦੀ ਵਿੱਚ ਇੱਥੇ ਹਿੰਦੂ ਖਾਨਦਾਨ 
ਦਾ ਰਾਜ ਰਿਹਾ। ਦਸਵੀਂ ਸਦੀ ਦੇ ਅੰਤ ਵਿੱਚ ਜੈਪਾਲ ਨੇ ਗੱਦੀ ਉੱਤੇ ਕਬਜਾ ਕਰ ਲਿਆ। 
ਜੈਪਾਲ ਤੋਂ ਪਿੱਛੋਂ ਅਨੰਗਪਾਲ ਗੱਦੀ ਉੱਤੇ ਬੈਠਾ ਪਰ ਉਸ ਨੂੰ ਮੁਹੰਮਦ ਗੌਰੀ ਦੀਆਂ ਫੌਜਾਂ ਨੇ 
1004 ਈ. ਵਿੱਚ ਹਰਾ ਦਿੱਤਾ। 

ਖਿਜਲੀ, ਤੁਗਲਕ ਤੋਂ ਤੈਮੂਰ ਖਾਨਦਾਨ ਨੇ ਪੰਦਰਵੀਂ ਸਦੀ ਆਰੰਭ ਵਿੱਚ ਇਸ ਇਲਾਕੇ 
ਉੱਤੇ ਕਬਜਾ ਕਰ ਲਿਆ। ਬਹਿਲੈਲ ਲੋਧੀ ਨੇ ਆਪਏ ਜੁਆਈ ਸੇਖ ਸਦਰ ਜਗਨ ਨੂੰ ਮਲੋਰ 
ਹਡਿਆਇਆ, ਲੋਂਗੋਵਾਲ, ਸਘੇੜੇ, ਅਮਰਗੜ ਆਦਿ ਛੋਟੇ ਵੱਡੇ ਲਗਭਗ ਸੱਠ ਪਿੰਡਾਂ ਦੀ 
ਹਕੂਮਤ ਸੰਭਾਲ ਦਿੱਤੀ। ਬਾਬਰ ਦੇ ਸਮੇਂ ਵਿੱਚ ਇਸ ਖੇਤਰ ਤੋ ਸਿੱਧੂ ਖਾਨਦਾਨ ਦਾ ਅਤੇ 
ਅਕਬਰ ਦੇ ਸਮੇਂ ਚੌਧਰੀ ਮਿਹਰ ਮਿੱਠੇ ਧਾਲੀਵਾਲ ਦਾ ਰਾਜ ਰਿਹਾ ਹੈ। 1631 ਈ. ਵਿੱਚ 
ਸ਼ਾਹਜਹਾਨ ਦੀਆਂ ਸ਼ਾਹੀ ਫੌਜਾਂ ਦਾ ਟਾਕਰਾ ਪਿੰਡ ਮਹਿਰਾਜ ਦੇ ਨੇੜੇ ਗੁਰੂ ਹਰ ਗੋਬਿੰਦ ਸਿੰਘ 
ਦੀਆਂ ਫੌਜਾਂ ਨਾਲ ਹੋਇਆ ਅਤੇ ਸ਼ਾਰੀ ਫੌਜਾਂ ਨੂੰ ਹਾਰ ਹੋਈ। 170੫ ਈ. ਵਿੱਚ ਗੁਰੂ ਗੋਬਿੰਦ 
ਸਿੰਘ ਜੀ ਚਮਕੋਰ ਤੋਂ ਚਲ ਕੇ ਤਲਵੰਡੀ ਸਾਬੋ ਤੱਕ, ਹੁਏ ਵਾਲਾ ਗੋਬਿੰਦ ਸਿੰਘ ਸਾਗਰ, ਸਾਰੇ 
ਮਾਲਵੇ ਵਿੱਚੋਂ ਗੁਜਰੇ ਅਤੇ ਮਾਘੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਸਿੰਘਾਂ ਨੇ 
ਖਿਦਰਾਏ ਦੀ ਢਾਬ (ਮੁਕਤਸਰ) ਉੱਤੇ ਮੁਗਲ ਫੌਜਾਂ ਨਾਲ ਯੁੱਧ ਕੀਤਾ। ਇਸ ਕਰਕੇ ਇਸ 
ਖੇਤਰ ਨੂੰ 'ਗੁਰੂ ਕਾ ਮਾਲਵਾ' ਦੀ ਸਨਮਾਨ ਯੋਗ ਪਦਵੀ ਪ੍ਰਾਪਤ ਹੈ। ਗੁਰੂ ਸਾਹਿਬਾਨ ਦੇ 


ਚਰਨ ਪਾਉ ਤੋਂ ਬਾਅਦ ਮਾਲਵਾ ਸਿੰਘ ਯੋਧਿਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ। 


ਡਾ. ਨਾਹਰ ਸਿੰਘ (1985:4-5) ਅਨੁਸਾਰ ਮਾਲਵਾ ਦੇ ਸਿੰਘ ਬੰਦੇ ਬਹਾਦਰ ਦੀ ਫੌਜ ਵਿੱਚ 
ਲੜ੍ਹੇ ਅਤੇ ਬਾਅਦ ਵਿੱਚ ਗੁਰੀਲਾ ਜਥਿਆਂ ਦੇ ਰੂਪ ਵਿੱਚ ਜੰਗਲਾਂ ਅਤੇ ਪਹਾੜਾਂ ਵਿੱਚ ਸ਼ਰਨ 
ਲੈਂਦੇ ਰਹੇ। ਬਠਿੰਡੇ ਵਿੱਚ ਲੋਧੀ ਦਾ ਜੰਗਲ ਮਲਵਈ ਸਿੰਘਾਂ ਦਾ ਗੜ੍ਹ ਰਿਹਾ। ਬੰਦਾ ਬਹਾਦਰ 
ਵੇਲੇ ਇਨ੍ਹਾਂ ਦੀ ਮੁੱਖ ਟੱਕਰ ਦਿੱਲੀ ਨਾਲ ਰਹੀ ਤੇ ਬਾਅਦ ਵਿੱਚ ਅਹਿਮਦ ਸ਼ਾਹ ਅਬਦਾਲੀ 
ਨਾਲ ਯੁੱਧ ਹੋਏ ਲੱਗੇ। ਸਿੰਘ ਯੋਧਿਆਂ ਅਤੇ ਅਬਦਾਲੀ ਦੀਆਂ ਫੌਜਾਂ ਵਿਚਾਲੇ ਸਭ ਤੋਂ ਵੱਡੀ 
ਟੱਕਰ 1762 ਈ. ਵਿੱਚ ਹੋਈ ਜਿਸ ਨੂੰ ਵੱਡਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਹ 
ਵੱਡਾ ਯੁੱਧ ਪੱਖੋਵਾਲ, ਗੁਜਰਵਾਲ, ਘੁਗਰਾਵਾ ਤੋਂ ਚਲਕੇ ਮਲੇਰਕੋਟਲੇ ਨੇੜੇ ਕੁਪ ਰਹੀੜੇ ਵਿੱਚ 
ਲੰਘ ਕੇ ਪਟਿਆਲਾ ਜ਼ਿਲ੍ਹੇ ਵਿੱਚ ਪਿੰਡ ਗਹਿਲੀ ਜਾ ਕੇ ਖ਼ਤਮ ਹੋਇਆ। ਇਹੋ ਘੱਲੂਘਾਰਾ ਸਿੱਖ 
ਮਿਸਲਾਂ ਅਤੇ ਸਿੱਖ ਰਾਜ ਦਾ ਇਤਿਹਾਸਕ ਆਧਾਰ ਸਿੱਧ ਹੋਇਆ | 

ਇਸ ਤੋਂ ਬਾਅਦ ਮਾਲਵਾ ਖੇਤਰ ਵਿੱਚ ਭੰਗੀ ਮਿਸਲ, ਛੋਲੇ ਵਾਲੀ ਮਿਸਲ ਅਤੇ 
ਫੁਲਕੀਆਂ ਮਿਸਲ ਨੇ ਆਪੋ-ਆਪਈਏ ਇਲਾਕੇ ਵਿੱਚ ਤਾਕਤ ਇਕੱਠੀ ਕੀਤੀ। ਭੰਗੀ ਮਿਸਲ ਨੇ 
ਬੱਧਵੀ ਦੇ ਆਸਪਾਸ ਦੇ ਇਲਾਕੇ ਉੱਤੇ, ਸਰਦਾਰ ਤਾਰਾ ਸਿੰਘ ਗੰਬਾ ਨੇ ਧਰਮਕੋਟ ਦੇ ਇਲਾਕੇ 
ਉੱਤੇ ਕਬਜਾ ਕਰ ਲਿਆ। ਬਹੁਤਾ ਮਾਲਵਾ ਖੇਤਰ ਫੁਲਕੀਆ ਮਿਸਲ ਦੇ ਕਬਜੇ ਵਿੱਚ ਰਿਹਾ, 
ਜਿਸ ਵਿੱਚ ਤਿੰਨ ਮੁੱਖ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਨੇ ਜਨਮ ਲਿਆ। 

1765 ਈ. ਵਿੱਚ ਆਲਾ ਸਿੰਘ ਦੇ ਪੋਤੇ ਅਮਰ ਸਿੰਘ ਨੇ ਕੋਟਲੇ ਵਾਲਿਆਂ ਤੋਂ ਈਸਡੂ 
ਅਤੇ ਪਾਇਲ ਦਾ ਇਲਾਕਾ ਜਿੱਤ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਦੇ ਦਿੱਤਾ। ਰਾਏਕੋਟ 
ਵਾਲਿਆਂ ਤੋਂ ਪੱਖੋਵਾਲ ਦਾ ਇਲਾਕਾ ਜਿੱਤ ਕੇ ਜੀਂਦ ਰਿਆਸਤ ਨੂੰ ਸੰਭਾਲ ਦਿੱਤਾ। ਦਾਖਾ ਅਤੇ 
ਬੰਦੋਵਾਲ ਜਿੱਤ ਕੇ ਕੈਂਥਲ ਰਿਆਸਤ ਨੂੰ ਦੇ ਦਿੱਤੇ। ਅਮਰ ਸਿੰਘ ਨੇ 1869 ਵਿੱਚ ਜੋਧ ਸਿੰਘ ਤੋਂ 
ਮਲੇਰਕੋਟਲਾ ਅਤੇ ਸੁਖਚੈਨ ਤੋਂ ਬਠਿੰਡਾ ਅਤੇ ਤਲਵੰਡੀ ਸਾਬੋ ਦਾ ਇਲਾਕਾ ਵੀ ਜਿੱਤ ਲਿਆ। 
ਇਸ ਤਰ੍ਹਾਂ ਸਤਲੁਜ ਪਾਰਲੇ ਲੋਕ ਮਾਲਵੇ ਨੂੰ ਵੱਖ ਦੇਸ਼ ਵਜੋਂ ਮਾਲਬੇ ਦੇਸ਼ ਕਹਿ ਕੇ ਪੁਕਾਰਦੇ 


ਰਹੇ ਹਨ। 


1845-46 ਈ. ਵਿੱਚ ਸਾਰਾ ਪੰਜਾਬ ਰਾਜਨੀਤਕ ਤੌਰ `ਤੇ ਸਿੱਧਾ ਅੰਗਰੇਜਾਂ ਦੇ 
ਅਧੀਨ ਹੋ ਗਿਆ। ਸਮੁੱਚੇ ਪੰਜਾਬ ਨੂੰ ਕਬਜੇ ਵਿੱਚ ਕਰਨ ਤੋਂ ਬਾਅਦ ਵੀ ਅੰਗਰੇਜਾਂ ਨੇ ਮਾਲਵੇ 
ਦੇ ਰਾਜਨੀਤਕ ਪ੍ਰਬੰਧ ਨੂੰ ਰਿਆਸਤੀ ਰੂਪਾਂ ਵਿੱਚ ਹੀ ਕਾਇਮ ਰੱਖਿਆ। 1850 ਤੋਂ ਬਾਅਦ 
ਬਾਕੀ ਪੰਜਾਬ ਵਿੱਚ ਜਿੱਥੇ ਸਿੱਧੀ ਅੰਗਰੇਜ਼ੀ ਹਕੂਮਤ ਕਾਰਨ ਤੇਜੀ ਨਾਲ ਰਾਜਸੀ ਅਤੇ 
ਆਰਥਿਕ ਪਰਿਵਰਤਨ ਆਏ, ਉਥੇ ਮਾਲਵਾ ਖੇਤਰ ਰਿਆਸਤੀ ਪ੍ਰਬੰਧ ਦੇ ਅਧੀਨ ਹੋਣ ਕਾਰਨ 
ਦੋਹਰੀ ਲੁੱਟ ਦਾ ਸ਼ਿਕਾਰ ਰਿਹਾ ਜਿਸ ਕਾਰਨ ਮਾਲਵੇ ਖੇਤਰ ਵਿੱਚ ਇਨ੍ਹਾਂ ਪਰਿਵਰਤਨਾਂ ਦੀ 
ਗਤੀ ਬਹੁਤ ਧੀਮੀ ਸੀ। ਮਾਲਵੇ ਦਾ ਇਹ ਖਿੱਤਾ ਪੰਜਾਬ ਦੇ ਹੋਰਨਾਂ ਖਿੱਤਿਆਂ ਨਾਲੋਂ ਜ਼ਿਆਦਾ 
ਦੇਰ ਰਿਆਸਤੀ ਪ੍ਰਬੰਧ ਅਧੀਨ ਜਗੀਰਦਾਰੀ ਢਾਂਚੇ ਦੀ ਪਕੜ ਵਿੱਚ ਰਹਿਣ ਕਰਕੇ ਪਛੜਿਆ 
ਰਿਹਾ। ਇਸ ਦਾ ਮੁੱਖ ਖੇਤਰ ਜਰਨੇਲੀ ਸੜਕ ਤੋਂ ਪਰੇ ਹੋਏ ਕਰਕੇ ਲੰਮਾ ਸਮਾਂ ਬੇਅਬਾਦ ਰਿਹਾ 
ਅਤੇ ਜੰਗਲ ਕਹਿ ਕੇ ਪੁਕਾਰਿਆ ਜਾਂਦਾ ਰਿਹਾ। ਪਾਈ ਦੀ ਘਾਟ ਕਰਕੇ ਮਲਵਈਆਂ ਨੂੰ ਬੜਾ 
ਕਰੜਾ ਜੀਵਨ ਬਤੀਤ ਕਰਨਾ ਪੈਂਦਾ ਸੀ। 

1.2. ਸਭਿਆਚਾਰਕ ਪਿਛੋਕੜ 

ਉਪਰ ਅਸੀਂ ਮਾਲਵੇ ਇਲਾਕੇ ਦਾ ਇਤਿਹਾਸ ਬਿਆਨ ਕਰਦਿਆਂ ਵੇਖਿਆ ਹੈ ਕਿ 
ਸਤਲੁਜ ਤੋਂ ਉਲਾਰ ਦਾ ਪੰਜਾਬ (ਮਾਲਵਾ) ਬਹੁਤ ਲੰਮਾ ਸਮਾਂ ਸਤਲੁਜ ਪਾਰ ਦੇ ਪੰਜਾਬ ਨਾਲੋਂ 
ਸਮਾਜਿਕ, ਰਾਜਨੀਤਕ ਅਤੇ ਆਰਥਿਕ ਤੌਰ 'ਤੇ ਵੱਖਰਾ ਰਿਹਾ ਹੈ। ਇਹ ਇਲਾਕਾ (ਮਾਲਵਾ) 
ਪੰਜਾਬ ਦੇ ਹੋਰਨਾਂ ਖਿੱਤਿਆਂ ਨਾਲੋਂ ਜ਼ਿਆਦਾ ਦੇਰ ਰਿਆਸਤੀ ਪ੍ਰਬੰਧਾਂ ਅਧੀਨ ਜਗੀਰਦਾਰੀ ਢਾਂਚੇ 
ਦੀ ਜਕੜ੍ਹ ਵਿੱਚ ਰਹਿਏ ਕਰਕੇ ਪਛੜਿਆ ਰਿਹਾ ਹੈ। ਇਸ ਦਾ ਮੁੱਖ ਖੇਤਰ ਜਰਨੈਲੀ ਸੜਕ 
ਤੋਂ ਪਰੇ ਹੋਏ ਕਰਕੇ ਲੰਮਾ ਸਮਾਂ ਬੇਅਬਾਦ ਰਿਹਾ 'ਤੇ ਜੰਗਲ ਕਹਿ ਕੇ ਪੁਕਾਰਿਆ ਜਾਂਦਾ ਰਿਹਾ। 
ਪਾਈ ਦੀ ਘਾਟ ਕਰਕੇ ਮਲਵਈਆਂ ਨੂੰ ਬੜਾ ਕਰੜਾ ਜੀਵਨ ਬਤੀਤ ਕਰਨਾ ਪੈਂਦਾ ਸੀ। ਮਾਲਵਾ 
ਬਾਕੀ ਪੰਜਾਬ ਨਾਲੋਂ ਕਾਫੀ ਪਹਿਲਾਂ ਅੰਗਰੇਜਾਂ ਦੇ ਅਧੀਨ ਹੋ ਚੁੱਕਾ ਸੀ ਪਰ ਲੋਕਾਂ ਉੱਤੇ ਸਿੱਧੀ 
ਹਕੂਮਤ ਦੇਸੀ ਰਜਵਾੜਿਆਂ ਦੀ ਹੀ ਰਹੀ। ਇਸ ਦਾ ਅਸਰ ਮਾਲਵੇ ਦੀ ਰਾਜਨੀਤਿਕ ਸਥਿਤੀ 


ਉਪਰ ਪਿਆ। ਇਸ ਰਾਜਨੀਤਕ ਸਥਿਤੀ ਨੇ ਵੱਖਰੀ ਸਭਿਆਚਾਰਕ ਪਛਾਦ ਨੂੰ ਜਨਮ ਦਿੱਤਾ। 


੭ 


ਮਾਲਵੇ ਵਿੱਚ ਜਗੀਰਦਾਰੂ ਰੁਚੀਆਂ ਦੀ ਪਕੜ ਵਧੀਕ ਰਹਿਣ ਕਾਰਨ ਮਾਲਵੇ ਵਿੱਚ ਸੰਸਕ੍ਰਿਤੀ 
ਅਤੇ ਲੋਕ ਪਰੰਪਰਾਵਾਂ ਉਸੇ ਰੂਪ ਵਿੱਚ ਕਾਇਮ ਰਹੀਆਂ ਹਨ। 

ਮਲਵਈ ਸਭਿਆਚਾਰ ਦਾ ਇਕ ਵੱਖਰਾ ਪਛਾਏ ਚਿੰਨੂ ਪਿੰਡ ਦੀਆਂ ਸੱਥਾਂ ਹਨ। ਪਿੰਡ ਦੇ 
ਅਗਵਾੜ ਜਾਂ ਪੱਤੀ ਵਿੱਚ ਧਰਮਸ਼ਾਲਾ ਸਾਹਮਏ ਖੁੱਲੀ ਥਾਂ ਜਿੱਥੇ ਖੁੰਢਾਂ ਉੱਤੇ ਦਰੱਖਤਾਂ ਦੇ ਮੁੱਢਾਂ 
ਦੀਆਂ ਚੱਕੜੀਆਂ ਉੱਤੇ ਲੋਕ ਆਥਏ ਸਵੇਰ ਬੈਠਦੇ ਹਨ ਤੇ ਦੁਨੀਆਂ ਭਰ ਦੀਆਂ ਗੱਲਾਂ ਕਰਦੇ 
ਹਨ। ਉਸ ਨੂੰ ਸੱਥ ਕਿਹਾ ਜਾਂਦਾ ਹੈ। ਸੱਥ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਥੇ ਕੋਏ ਕਦੋਂ 
ਆ ਕੇ ਬੈਠਦਾ ਹੈ। ਉਥੇ ਹਰ ਮਸਲੇ ਬਾਰੇ ਗੱਲਾਂ ਹੁੰਦੀਆਂ ਹਨ। ਉਹ ਮਸਲਾ ਚਾਹੇ ਗਲੀ ਦਾ 
ਹੋਵੇ, ਪਿੰਡ ਦਾ ਹੋਵੇ, ਪੰਜਾਬ ਦਾ ਹੋਵੇ ਜਾਂ ਭਾਰਤ ਦਾ ਹੋਵੇ। ਉਸ ਮਸਲੇ ਦੀ ਗੱਲ ਸ਼ੁਰੂ ਹੁੰਦੀ 
ਹੈ, ਬਹਿਸ ਹੁੰਦੀ ਹੈ, ਲੋਕ ਆਪਈ ਫੈਸਲਾ ਸੁਈਉਂਦੇ ਹਨ। ਅਸਲ ਅਰਥ ਵਿੱਚ ਪਿੰਡ ਦੀ ਸੱਥ 
ਹੀ ਲੋਕ ਅਦਾਲਤ ਹੁੰਦੀ ਹੈ। 

ਦੁੱਧ, ਘਿਉ, ਲੱਸੀ, ਜੁਆਰ, ਬਾਜਰਾ, ਮੋਠਾਂ ਦੀ ਖਿਚੜੀ ਆਦਿ ਮਲਵਈ ਭੋਜਨ- 
ਸਭਿਆਚਾਰ ਦੇ ਮੁੱਖ ਅੰਗ ਹਨ। ਪੁਰਾਤਨ ਸਮੇਂ ਵਿੱਚ ਲੋਕ ਗਰਮੀ ਵਿੱਚ ਬਾਜਰਾ ਖਾਂਦੇ ਜਾਂ 
ਬੇਰੜੇ ਦੀਆਂ ਰੋਟੀਆਂ, ਸਿਆਲ ਵਿੱਚ ਬਾਜਰੇ ਅਤੇ ਮੱਕੀ ਦੀ ਰੋਟੀ, ਸਜ੍ਹੋ ਦਾ ਸਾਗ ਅਤੇ ਮੂੰਗੀ 
ਜਾਂ ਛੋਲਿਆਂ ਦੀ ਦਾਲ। ਚਿੱਬੜ੍ਹਾਂ ਦੀ ਚਟਈ, ਸਵੇਰ ਵੇਲੇ ਰੋਟੀ ਪੱਕਦੀ, ਆਥਏ ਵੇਲੇ ਦਲੀਆ। 
ਮੱਕੀ ਦੇ ਅੰਨ ਦੀ ਤੋੜੀ ਦਾ ਦੁੱਧ ਪਾ ਕੇ ਰਾਤ ਦਾ ਭੋਜਨ ਕਰਦੇ। ਮਾਲਵੇ ਦੇ ਲੋਕ ਸਵੇਰ ਦੀ 
ਰੋਟੀ ਨੂੰ ਹਾਜਰੀ ਆਖਦੇ ਹਨ। ਪ੍ਰੰਤੂ ਪ੍ਰਿੰਟ ਅਤੇ ਇਲੈਕਟ੍ਰਿਕ ਮੀਡੀਏ ਕਾਰਨ ਸਾਰੀ ਦੁਨੀਆਂ 
ਵਾਂਗ ਮਲਵਈ ਲੋਕ-ਜੀਵਨ ਵਿੱਚ ਵੀ ਬਹੁਤ ਜਲਦ ਤਬਦੀਲੀਆਂ ਆਈਆਂ ਹਨ। ਭੋਜਨ- 
ਸਭਿਆਚਾਰ ਤੇਜੀ ਨਾਲ ਬਦਲ ਰਿਹਾ ਹੈ। ਮੋਠ ਬਾਜਰੇ ਦੀ ਖਿਚੜੀ ਨੂੰ ਅੱਜ ਕੋਈ ਜਾਈਦਾ 
ਤੱਕ ਨਹੀਂ। ਅੱਜ ਕੱਲ੍ਹ ਆਮ ਘਰਾਂ ਵਿੱਚ ਸਵੇਰੇ ਪਰੰਠੇ ਪੱਕਦੇ ਹਨ। ਪਿੰਡਾਂ ਦੇ ਬਹੁਤ ਘੱਟ ਘਰ 
ਰਹਿ ਗਏ ਹਨ, ਜਿੱਥੇ ਸਵੇਰੇ ਚਾਟੀਆਂ ਵਿੱਚ ਮਧਾਈਆਂ ਪੈਂਦੀਆਂ ਹਨ। ਕਿਸੇ ਵੇਲੇ ਮਾਲਵੇ 
ਵਿੱਚ ਦੁੱਧ ਵੇਚਈ ਪਾਪ ਸਮਝਿਆ ਜਾਂਦਾ ਸੀ, ਪਰ ਹੁਏ ਦੁੱਧ ਵੇਚ ਦਿੱਤਾ ਜਾਂਦਾ ਹੈ। ਔਰਤਾਂ 


ਦੁੱਧ ਤੇ ਪੁੱਤ ਦੀ ਸਹੁੰ ਖਾਂਦੀਆਂ, ਮਤਲਬ ਦੁੱਧ ਦਾ ਰੁਤਬਾ ਪੁੱਤ ਦੇ ਬਰਾਬਰ ਸੀ। 


ਵਿਆਹ ਸਮੇਂ ਮਾਲਵਾ ਖੇਤਰ ਵਿੱਚ ਕੁਝ ਦਹਾਕੇ ਪਹਿਲਾਂ ਹਿੰਦੂ ਅਤੇ ਸਿੱਖ ਦੋਵਾਂ 
ਫਿਰਕਿਆਂ ਵਿੱਚ ਚਾਰ ਗੋਤ ਛੱਡਣ ਦਾ ਰਿਵਾਜ ਸੀ। ਹੁਏ ਨਾਨਕਿਆਂ ਦਾ ਗੋਤ ਨਹੀਂ ਛੱਡਿਆ 
ਜਾਂਦਾ। ਸਿਰਫ਼ ਆਹਮਏ-ਸਾਹਮਏ ਦਾ ਗੋਤ ਹੀ ਛੱਡਦੇ ਹਨ। ਹੁਏ ਜ਼ਮਾਨਾ ਇਹ ਵੀ ਆ ਗਿਆ 
ਹੈ ਕਿ ਕਿਧਰੇ-ਕਿਧਰੇ ਇਕੋ ਗੋਤ ਵਿੱਚ ਵਿਆਹ ਹੋ ਜਾਂਦੇ ਹਨ। ਮਲਵਈਆਂ ਵਿੱਚ ਇਹ ਵੀ 
ਜਾਇਜ਼ ਹੈ ਕਿ ਛੋਟੇ ਭਰਾ ਲਈ ਘਰਵਾਲੀ ਦੀ ਭਤੀਜੀ ਵਿਆਹ ਲਿਆਉਂਦੇ ਹਨ। ਕਿਸੇ ਦੇ 
ਔਲਾਦ ਨਹੀਂ ਤਾਂ ਉਹ ਘਰਵਾਲੀ ਦੀ ਭਤੀਜੀ ਨੂੰ ਆਪ ਵਿਆਹ ਲੈਂਦਾ ਹੈ। 

ਪੁਰਾਏ ਸਮੇਂ ਵਿੱਚ ਮਾਲਵੇ ਦੇ ਗਰੀਬ ਲੋਕ ਅੰਦਰ ਖਾਤੇ ਕੁੜੀਆਂ ਦੇ ਪੈਸੇ ਲੈ ਲੈਂਦੇ 
ਸਨ। ਪਰ ਹੁਏ ਇੰਜ ਕਿਧਰੇ ਨਹੀਂ ਹੁੰਦਾ। ਪਿੰਡਾਂ ਵਿੱਚ 'ਛੜਾ` ਕਿਤੇ-ਕਿਤੇ ਹੀ ਰਹਿ ਗਿਆ ਹੈ। 
ਪਹਿਲਾਂ ਆਰਥਿਕਤਾ ਖੇਤੀ ਉੱਤੇ ਨਿਰਭਰ ਕਰਦੀ ਸੀ। ਜ਼ਮੀਨ ਵੰਡੇ ਜਾਏ ਦੇ ਡਰ ਤੋਂ ਇੱਕ 
ਭਰਾ ਨੂੰ ਵਿਆਹ ਲੈਂਦੇ ਤੇ ਬਾਕੀ ਭਰਾ ਛੜੇ ਰਹਿੰਦੇ। ਛੜੇ ਵੀ ਇੱਕੋ 'ਚੁੱਲ੍ਹੋ` ਉੱਤੇ ਰੋਟੀ ਖਾਂਦੇ। 
ਸੰਯੁਕਤ ਪਰਿਵਾਰ ਲਗਭਗ ਟੁੱਟ ਚੁੱਕੇ ਹਨ। 

ਮਾਲਵੇ ਦੇ ਪਿੰਡਾਂ ਦੀਆਂ ਦੋ ਹੀ ਵੱਡੀਆਂ ਖੇਡਾਂ ਸਨ, ਪਹਿਲਵਾਨੀ ਅਤੇ ਕਬੱਡੀ। ਹੁਏ 
ਸਿਰਫ਼ ਕਬੱਡੀ ਰਹਿ ਗਈ ਹੈ। ਪਹਿਲਵਾਨੀ ਦਾ ਰੁਝਾਨ ਘੱਟਦਾ ਜਾ ਰਿਹਾ ਹੈ। 

ਮਾਲਵੇ ਦੀਆਂ ਪੁਰਾਈਆਂ ਖੇਡਾਂ ਲੂਏ ਚੁਰਾਹਾ, ਖਿੱਦੇ-ਖੂੰਢੀ, ਪੀਚੋ-ਬੱਕਰੀ, ਦਾਈ- 
ਦੁੱਕੜੇ, ਲੁਕੜ-ਮੀਟੀ, ਭੰਡਾ-ਭੰਡਾਰੀਆ, ਕਾਜ਼ੀ ਕੋਟਲੇ ਦੀ ਮਾਰ ਅਤੇ ਅੰਨ੍ਹਾ-ਝੋਟਾ ਦੁੜੁ ਦੜੋਂ 
ਆਦਿ ਸਨ। ਹਾਕੀ, ਫੁਟਬਾਲ, ਵਾਲੀਵਾਲ, ਕ੍ਰਿਕਟ ਆਦਿ ਸ਼ਹਿਰੀ ਖੇਡਾਂ ਹਨ, ਜੋ ਪਿੰਡਾਂ ਵਿੱਚ 
ਵੀ ਪਹੁੰਚ ਗਈਆਂ ਹਨ। ਮਲਵਈ ਲੋਕ-ਖੇਡਾਂ ਦੀ ਇਕ ਹੋਰ ਖਾਸੀਅਤ ਹੈ, ਖਾਸ ਕਰਕੇ 
ਛੋਟੀ ਉਮਰ ਦੇ ਮੁੰਡੇ ਕੁੜੀਆਂ ਦੀਆਂ ਖੇਡਾਂ। ਉਹਨਾਂ ਨਾਲ ਖੇਡ-ਗੀਤ ਵੀ ਜੁੜੇ ਹੋਏ ਹਨ। 

ਮਾਲਵੇ ਵਿੱਚ ਪੁਰਾਏ ਸਮੇਂ ਦੇ ਪੱਡੂ ਲੋਕ ਕੰਨ ਉੱਤੇ ਟੌਰਾ ਛੱਡ ਕੇ ਤੁਰਲੇ ਵਾਲੀਆਂ 
ਪਗੜੀਆਂ ਬੰਨੂਦੇ ਸਨ। ਹੁਣ ਇਸ ਤਰ੍ਹਾਂ ਦੀ ਪਗੜੀ ਦਾ ਰਿਵਾਜ ਨਹੀ ਰਿਹਾ। ਪੜ੍ਹੋ ਬੰਦੇ ਪੂਈ 
ਕਰਕੇ ਟੂਟੀਦਾਰ ਪਗੜੀ ਬੰਨੂਦੇ ਹਨ। ਮਾਲਵੇ ਵਿੱਚ ਪਟਿਆਲਾ ਸ਼ਾਰੀ ਪੱਗ ਮਸ਼ਹੂਰ ਹੈ। 


ਕੁੜਤਿਆਂ ਦਾ ਰਿਵਾਜ ਲਗਭਗ ਉਹੀ ਹੈ। ਧਰਤੀ ਸੁੰਭਰਦੇ ਚਾਦਰੇ ਤੇੜ ਹੁਏ ਵੀ ਪਾਏ ਜਾਂਦੇ 


9 


ਹਨ। ਨੋਕਦਾਰ ਤੇ ਮੋਡੀਆਂ ਜੁੱਤੀਆਂ ਦਾ ਰਿਵਾਜ ਘੱਟ ਗਿਆ ਹੈ। ਕੱਢਵੀਆਂ ਖੋਸਾ ਜੁੱਤੀਆਂ 
ਚੱਲ ਪਈਆਂ ਹਨ। ਔਰਤਾਂ ਲਈ ਪੁਰਾਈਆਂ ਸੂਤੀ ਚੁੰਨੀਆਂ ਅਤੇ ਚਾਦਰਾਂ ਅਲੋਪ ਹਨ। 
ਖੇਸੀਆਂ, ਫੁਲਕਾਰੀਆਂ ਅਤੇ ਬਾਗ ਸਿਰਫ਼ ਸਭਿਆਚਾਰਕ ਮੇਲਿਆਂ ਵਿੱਚ ਹੀ ਦੇਖ ਨੂੰ ਮਿਲਦੇ 
ਹਨ। ਹੁਣ ਨਵੀਆਂ ਕਈ ਪ੍ਰਕਾਰ ਦੀਆਂ ਸ਼ਹਿਰੀ ਚੁੰਨੀਆਂ-ਦੁਪੱਟੇ ਚੱਲ ਪਏ ਹਨ। ਕੁੜਤੀ- 
ਸਲਵਾਰ ਦਾ ਰਿਵਾਜ਼ ਲਗਪਗ ਖ਼ਤਮ ਹੋ ਗਿਆ ਹੈ। 

ਮਝਡੈਲ, ਦੁਆਬੀਏ ਅਤੇ ਮਲਵਈ ਪੱਗਾਂ ਬੰਨਣ ਦੇ ਸਟਾਈਲ ਤੋਂ ਦੂਰੋਂ ਰੀ ਪਛਾਏ ਜਾਂਦੇ 
ਹਨ। ਪੁਰਾਏ ਮਲਵਈ ਬੰਦੇ ਹੱਥ ਵਿੱਚ ਡਾਂਗ ਰੱਖਦੇ ਸਨ। ਇਹ ਰਿਵਾਜ਼ ਵੀ ਹੁਏ ਖ਼ਤਮ ਹੁੰਦਾ 
ਜਾ ਰਿਹਾ ਹੈ। 

ਮਾਲਵੇ ਦਾ ਲਗਭਗ ਸਾਰਾ ਇਲਾਕਾ ਪੁਰਾ ਰਿਆਸਤੀ ਇਲਾਕਾ ਹੈ। ਸਤਲੁਜ ਤੋਂ 
ਪਾਰ ਦਾ ਇਲਾਕਾ ਅੰਗਰੇਜ਼ੀ ਇਲਾਕਾ ਸੀ। ਅੰਗਰੇਜਾਂ ਵੇਲੇ ਲੁਧਿਆਈ ਈਸਾਈ ਮਿਸ਼ਨਰੀਆਂ ਦਾ 
ਗੜ੍ਹ ਸੀ। ਇਸ ਲਈ ਲੁਧਿਆਏ ਤੋਂ ਪਾਰ ਮਤਲਬ ਕਿ ਅੰਗਰੇਜ਼ੀ ਇਲਾਕੇ ਵਿੱਚ ਵਿੱਦਿਆ 
ਪ੍ਰਚਾਰ ਪਹਿਲਾਂ ਹੋਇਆ। ਰਿਆਸਤੀ ਇਲਾਕੇ ਦੇ ਲੋਕ ਅਨਪੜ੍ਹ ਰਹਿ ਗਏ। ਪੱਛਮੀ 
ਸਭਿਆਚਾਰ ਏਧਰ ਬਹੁਤ ਦੇਰ ਨਾਲ ਪਹੁੰਚਿਆ। ਇਹੀ ਕਾਰਨ ਸੀ ਕਿ ਮਲਵਈ ਲੋਕ ਸੁਭਾਅ 
ਦੇ ਭੋਲੇ-ਭਾਲੇ, ਚੁਸਤੀਆਂ ਚਲਾਕੀਆਂ ਤੋਂ ਦੂਰ ਅਤੇ ਰਾਜਨੀਤਕ ਦਾਅ ਪੇਚਾਂ ਤੋਂ ਹਮੇਸ਼ਾ ਬਚੇ 
ਰਹੇ। ਪ੍ਰੰਤੂ ਹੁਣ ਮਾਲਵਾ ਪੰਜਾਬ ਦੀ ਰਾਜਨੀਤੀ ਦਾ ਧੁਰਾ ਮੰਨਿਆ ਜਾਂਦਾ ਹੈ। 

ਪੰਜਾਬ ਵਿੱਚ ਖਾਲਸਾ ਧਰਮ ਲਗਪਗ ਤਿੰਨ ਸੌ ਸਾਲ ਪੁਰਾਈ ਹੈ। ਹਿੰਦੂ ਧਰਮ 
ਸਦੀਆਂ ਤੋਂ ਹੈ। ਦੂਜੈ ਫਿਰਕੇ ਸਮੇਂ ਸਮੇਂ ਆਪਈ ਪ੍ਰਭਾਵ ਰੱਖਦੇ ਰਹੇ ਹਨ। ਬਾਦਸ਼ਾਹ ਬਾਬਰ 
ਦੇ ਆਉ ਨਾਲ ਮੁਸਲਮਾਨ ਧਰਮ ਦਾ ਪ੍ਰਚਾਰ ਹੋਣ ਲੱਗਿਆ। ਅੰਗਰੇਜ਼ ਆਏ ਤਾਂ ਅੰਗਰੇਜ਼ੀ 
ਹਕੂਮਤ ਵਾਲੇ ਇਲਾਕੇ ਵਿੱਚ ਈਸਾਈ ਮਿਸ਼ਨਰੀਆਂ ਨੇ ਆਪਏ ਧਰਮ ਦਾ ਪ੍ਰਚਾਰ ਕੀਤਾ। 
ਦਲਿਤ ਜਾਤੀਆਂ ਉੱਤੇ ਇਸਲਾਮ ਅਤੇ ਈਸਾਈ ਧਰਮ ਦਾ ਪ੍ਰਭਾਵ ਪਿਆ ਕਿਉਂਕਿ ਉਹਨਾਂ ਨੂੰ 
ਕੁਝ ਸਹੂਲਤਾਂ ਪ੍ਰਾਪਤ ਹੋਈਆਂ ਜੋ ਹਿੰਦੂ ਧਰਮ ਵਿੱਚ ਨਹੀਂ ਸਨ। ਪਰ ਮਾਲਵੇ ਦੇ ਲੋਕ ਕਿਸੇ 


ਇੱਕ ਧਰਮ ਦੇ ਹੋ ਕੇ ਵੀ ਦੂਜੇ ਧਰਮਾਂ ਦੀ ਪੂਰੀ ਇੱਜ਼ਤ ਕਰਦੇ ਹਨ। ਹਿੰਦੂ ਪਰਿਵਾਰ ਅਤੇ 


10 


1.3. 


ਜੱਟ ਸਿੱਖ ਤਿੰਨਾਂ ਧਾਰਮਿਕ ਸਥਾਨਾਂ ਉੱਤੇ ਜਾਂਦੇ ਹਨ ਅਤੇ ਸ਼ਰਧਾ ਰੱਖਦੇ ਹਨ। ਸਾਰਿਆਂ 
ਧਰਮਾਂ ਨੂੰ ਮਿਲਾ ਕੇ ਮਲਵਈਆਂ ਨੇ ਉਹਨਾਂ ਨੂੰ ਇਕ ਲੋਕ-ਧਰਮ ਬਈ ਲਿਆ ਹੈ। ਸਾਰੇ ਧਰਮਾਂ 
ਨੂੰ ਮੰਨਣ ਇਕ ਤਰ੍ਹਾਂ ਨਾਲ ਮਲਵਈਆਂ ਦਾ ਲੋਕ-ਸਭਿਆਚਾਰ ਬਈ ਗਿਆ ਹੈ। ਮਾਨਸਾ ਕੋਲ 
ਪਿੰਡ ਮਾਇਸਰ ਖਾਨਾ ਹੈ ਜਿੱਥੇ ਦੇਵੀ ਦੀ ਪੂਜਾ ਹੁੰਦੀ ਹੈ ਅਤੇ ਵੱਡਾ ਮੇਲਾ ਲੱਗਦਾ ਹੈ। ਹਿੰਦੂਆਂ 
ਤੋਂ ਵੱਧ ਉੱਥੇ ਜੱਟ ਜਾਤੀ ਦੇ ਲੋਕ ਜਾਂਦੇ ਹਨ। ਮਾਲੇਰਕੋਟਲੇ ਹੈਦਰ ਸ਼ੇਖ਼ ਦਾ ਮੇਲਾ ਲੱਗਦਾ ਹੈ। 
ਉੱਥੇ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਮੁਸਲਮਾਨ ਹੀ ਨਹੀਂ ਜਾਂਦੇ ਬਲਕਿ ਹਿੰਦੂ ਅਤੇ 
ਸਿੱਖ ਬਹੁਤ ਗਿਏਤੀ ਵਿੱਚ ਇਕੱਠੇ ਹੁੰਦੇ ਹਨ ਤੇ ਚੜ੍ਹਾਵਾ ਚੜ੍ਹਾਉਂਦੇ ਹਨ। ਉੱਤਰ ਪ੍ਰਦੇਸ਼ ਵਿੱਚ 
ਕਪਾਲ ਮੋਚਨ ਦਾ 'ਨਹਾਉਇ ਕਰਨ' ਮਾਲਵੇ ਦੇ ਜੱਟ ਵੀ ਕਰਦੇ ਹਨ। ਹਰਿਦੁਆਰ ਪਹਿਲਾਂ 
ਸਾਰਾ ਮਾਲਵਾ ਜਾਂਦਾ ਸੀ। ਪਰ ਹੁਏ ਪੰਜਾਬ ਵਿੱਚ ਕੀਰਤਪੁਰ ਦੀ ਮਹੱਤਤਾ ਵੀ ਉਨੀ ਹੀ ਬਈ 
ਹੋਈ ਹੈ। ਪੀਰਾਂ-ਫਕੀਰਾਂ ਨੂੰ ਮੰਨਣਾ ਅਤੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਅਤੇ ਸਿੱਖ-ਸ਼ਰੀਦਾਂ 
ਦੇ ਗੁਰਦੁਆਰਿਆਂ ਦੀ ਸ਼ਰਧਾ ਸਮੁੱਚੇ ਮਾਲਵੇ ਦਾ ਲੋਕ-ਧਰਮ ਹੈ। ਧਰਮਾਂ ਤੋਂ ਉਤਾਂਹ ਉੱਠ ਕੇ 
ਇਹ ਇਹਨਾਂ ਦਾ ਲੋਕ-ਸਭਿਆਚਾਰ ਹੈ। ਮਾਲਵੇ ਵਿੱਚ ਜਾਤ-ਪਾਤ ਧਰਮ ਨਾਲੋਂ ਵੀ ਪਹਿਲੇ 
ਨੰਬਰ ਉੱਤੇ ਆਉਂਦੀ ਹੈ, ਪਰ ਫੇਰ ਵੀ ਲੋਕਾਂ ਦਾ ਸਾਂਝਾ ਸਭਿਆਚਾਰ ਹਮੇਸ਼ਾ ਕਾਇਮ ਹੈ। 
ਜੇਕਰ ਪਿੰਡ ਨੂੰ ਇਕ ਯੂਨਿਟ ਮੰਨ ਲਿਆ ਜਾਵੇ ਤਾਂ ਇਸ ਵਿੱਚ ਸਭਿਆਚਾਰ ਦੇ ਆਪਏ ਨਿਯਮ 
ਹਨ, ਆਪਈਆਂ ਖੁੱਲਾਂ ਹਨ ਅਤੇ ਆਪਈਆਂ ਬੰਦਸ਼ਾਂ ਹਨ। 
ਭੂਗੋਲਿਕ ਖੇਤਰ 

ਮਲਵਈ ਉਪਭਾਸ਼ਾ ਦੇ ਖੇਤਰ ਮਾਲਵੇ ਦਾ ਇਲਾਕਾ ਹੈ। ਮਾਲਵੇ ਖੇਤਰ ਤੇ ਮਲਵਈ 
ਉਪਭਾਸ਼ਾ ਬਾਰੇ ਸਭ ਤੋਂ ਪਹਿਲਾਂ ਵਿਚਾਰ ਡਾ. ਰ੍ਰੀਅਰਸਨ (1961:103) ਨੇ ਪੇਸ਼ ਕੀਤੇ ਹਨ। 


ਉਹ ਮਾਲਵਾ ਖੇਤਰ ਤੇ ਮਲਵਈ ਉਪਭਾਸ਼ਾ ਬਾਰੇ ਆਖਦਾ ਹੈ ਕਿ “1੧੦ 981੧੩ 15 02 


11811 01 010 51160 01੯ €0006₹ 07 511 18੧5 ੧0 11ਏ ੬85੧ 07111 $01101. 11 
11੮10005 11 ੧1੦1੬ 01 11105 01511101 01 7੬10200001ਏ 810 11€ £1€3(€1 7811 
011,00111818. 11 8150 11610005 11 51815 01 18110₹01 810 181010118 800 


(1੬ [181੧5 01 11੬ 50815 07 ”8101818, 148618 390 4100. ੧07੬0₹€1 ੮₹ਏ 10051 


11 


111੬1 11100 6111 11511 07 11੬ 51813 07 03181811, ੧1161 11੬8 111 11੬ 


7 ੬0227001€ 0150101.” 


ਡਾ. ਬਲਦੇਵ ਰਾਜ ਗੁਪਤਾ (1980:121) ਅਨੁਸਾਰ “ਮਾਝੀ ਦੇ ਇਲਾਕੇ ਵਿੱਚ ਖੜੋ 
ਕੇ ਪਾਕਿਸਤਾਨ ਦੇ ਸਿਆਲਕੋਟ ਅਤੇ ਗੁਜਰਾਂਵਾਲਾ ਜ਼ਿਲ੍ਹਿਆ ਦੀ ਤਰਫ਼ ਪਿੱਠ ਕਰਕੇ ਅਤੇ 
ਮਾਝੀ ਦੇ ਦੱਖਣ ਵੱਲ ਮੂੰਹ ਕਰਕੇ ਝਾਤੀ ਮਾਰਿਆਂ ਮਲਵਈ ਹੀ ਮਲਵਈ ਦਿਖਾਈ ਦਿੰਦੀ ਹੈ।” 

ਹਰਕੀਰਤ ਸਿੰਘ (1984:15%) ਅਨੁਸਾਰ “ਮਲਵਈ ਜਿਲਾ ਫੀਰੋਜ਼ਪੁਰ, ਬਠਿੰਡਾ, 
ਲੁਧਿਆਈ ਦੇ ਵਧੇਰੇ ਹਿੱਸੇ ਅਤੇ ਸੰਗਰੂਰ ਅਤੇ ਪਟਿਆਲੇ ਦੇ ਪੱਛਮੀ ਖੇਤਰਾਂ ਵਿੱਚ ਬੋਲੀ ਜਾਂਦੀ 
ਹੈ। ਜ਼ਿਲਾ ਜਲੰਧਰ, ਹੁਸ਼ਿਆਰ ਤੇ ਕਪੂਥਲਾ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਪਰ ਅਸੀਂ 
ਇਹਨੂੰ ਵੱਖਰੀ ਉਪ-ਬੋਲੀ ਨਹੀਂ ਮੰਨਿਆ, ਇਸ ਲਈ ਅਸੀ ਇਹਨਾਂ ਤਿੰਨਾਂ ਜਿਲਿਆਂ ਦੀ ਬੋਲੀ 
ਨੂੰ ਮਲਵਈ ਦਾ ਹੀ ਇਕ ਰੂਪ ਗਿਈਂਗੇ।” 

ਪ੍ਰਮ ਪ੍ਰਕਾਸ਼ ਸਿੰਘ (1974:312) ਅਨੁਸਾਰ “ਮਲਵਈ ਉਪਭਾਸ਼ਾ ਪੰਜਾਬ ਦੇ ਸਾਰੇ 
ਮਾਲਵਾ ਇਲਾਕੇ ਵਿੱਚ ਬੋਲੀ ਜਾਂਦੀ ਹੈ। ਮਲਵਈ ਦੇ ਖੇਤਰ ਵਿੱਚ ਬਠਿੰਡਾ, ਫੀਰੋਜ਼ਪੁਰ, 
ਸੰਗਰੂਰ, ਫਰੀਦਕੋਟ,ਮੋਗਾ ਅਤੇ ਲੁਧਿਆਈ ਸਾਰੇ ਸਾਲਮ ਜਿਲ੍ਹੇ ਸ਼ਾਮਲ ਹਨ। ਪਟਿਆਲੇ ਜ਼ਿਲ੍ਹੇ 
ਦੇ ਪੱਛਮੀ ਭਾਗ ਵਿੱਚ ਵੀ ਮਲਵਈ ਬੋਲੀ ਜਾਂਦੀ ਹੈ। ਇਸ ਤੋਂ ਛੁਟ ਫ਼ਾਜ਼ਿਲਕਾ ਵਾਲੀ ਗੁੱਠ ਤੋਂ 
ਪਾਰ ਮੈਕਲੋਡਗੰਜ ਰੋਡ, ਮਿੰਚਨਾਬਾਦ, ਬਹਾਵਲਪੁਰ (ਹੁਛ ਪਾਕਿਸਤਾਨ) ਦੇ ਪਿੰਡਾਂ ਵਿੱਚ 
ਵੱਸਦੀ ਹਿੰਦੂ-ਸਿੱਖਾਂ ਦੀ ਵਸੋਂ ਵੀ ਮਲਵਈ ਬੋਲਦੀ ਹੈ। ਪਰ ਹੁਏ ਇਹ ਵੱਸੋਂ ਹਿੰਦ-ਪਾਕ ਵੰਡ ਤੋਂ 
ਬਾਅਦ ਖਿਲਰ ਗਈ ਹੈ।” 

ਡਾ. ਬੂਟਾ ਸਿੰਘ ਬਰਾੜ (2004 : 108) ਅਨੁਸਾਰ ਬਠਿੰਡੇ ਤੋਂ ਉਤਲੇ ਵਾਲੇ ਪਾਸੇ 
ਦੀ ਬੋਲੀ ਨੂੰ ਉਤਾੜ (ਮਲਵਈ) ਅਤੇ ਫਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ ਹਿਠਾੜ 
(ਮਲਵਈ) ਕਿਹਾ ਜਾਂਦਾ ਹੈ। ਇਸ ਸਾਰੇ ਖੇਤਰ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ। 

ਉਪਰੋਕਤ ਵਿਦਵਾਨਾਂ ਦੀ ਰਾਇ-ਰੋਸ਼ਨੀ ਵਿੱਚ ਅਸੀ ਆਖ ਸਕਦੇ ਹਾਂ ਕਿ ਮਲਵਈ 


ਉਪਭਾਸ਼ਾ ਪੰਜਾਬ ਦੇ ਸਭ ਤੋਂ ਵੱਡੇ ਇਲਾਕੇ ਵਿੱਚ ਬੋਲੀ ਜਾਏ ਵਾਲੀ ਉਪਭਾਸ਼ਾ ਹੈ। ਮਲਵਈ 


12 


ਉਪਭਾਸ਼ਾ ਮੁਕਤਸਰ, ਫਰੀਦਕੋਟ, ਫ਼ਾਜਿਲਕਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, 
ਮੋਗਾ, ਲੁਧਿਆਈ ਸਾਲਮ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਜ਼ਿਲ੍ਹਾ ਫਿਰੋਜ਼ਪੁਰ ਦੇ 
ਪੂਰਬੀ-ਪੱਛਮੀ ਭਾਗ, ਜ਼ਿਲ੍ਹਾ ਪਟਿਆਲਾ ਅਤੇ ਫਤਹਿਗੜ੍ਹ ਦੇ ਪੱਛਮੀ ਭਾਗ ਤੋ ਜ਼ਿਲ੍ਹਾ 
ਫਤਿਆਬਾਦ ਦੇ ਪੂਰਬੀ ਭਾਗ (ਰਤੀਆ ਤੋਂ ਟੋਹਾਏ ਤੱਕ ਦਾ ਇਲਾਕਾ) ਵਿੱਚ ਵੀ ਮਲਵਈ 
ਉਪਭਾਸ਼ਾ ਬੋਲੀ ਜਾਂਦੀ ਹੈ। ਇਹ ਪੰਜਾਬ ਦੇ 12 ਜ਼ਿਲ੍ਹਿਆਂ ਹਰਿਆਏ ਦੇ ਜ਼ਿਲ੍ਹੇ ਫਤਿਆਬਾਦ 


ਵਿੱਚ ਬੋਲੀ ਜਾਂਦੀ ਹੈ। ਮਲਵਈ ਉਪਭਾਸ਼ਾ ਦੇ ਖੇਤਰ ਨੂੰ ਨਿਮਨ ਚਿੱਤਰ ਰਾਹੀ ਦਿਖਾਇਆ 


ਗਿਆ ਹੈ: 


13 


2.0. ਵਾਕ ਬਣਤਰ : ਵਾਕੰਸ਼ ਉਸਾਰੀ ਪੱਖ 
2.1 ਵਾਕ ਸਰੂਪ ਦਾ ਸਿਧਾਂਤ 

ਪਰੰਪਰਾਈ ਵਿਆਕਰਨਾਂ ਵਿੱਚ ਵਾਕ ਸਰੂਪ ਨੂੰ ਉਦੇਸ਼ ਅਤੇ ਵਿਧੈਅ ਆਦਿ ਦੋ 
ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ ਅਤੇ ਵਾਕਾਂ ਦਾ ਅਧਿਐਨ ਇਨ੍ਹਾਂ ਅਰਥਕੀ ਮਦਾਂ ਦੇ ਆਧਾਰ 
ਉੱਤੇ ਕੀਤਾ ਜਾਂਦਾ ਸੀ। ਆਧੁਨਿਕ ਭਾਸ਼ਾ ਵਿਗਿਆਨ ਵਿੱਚ ਲਾਇਨਜ (1968) ਰੈਂਡੋਲਫ 
ਕੁਅਕ ਅਤੇ ਗ੍ਰੀਨ ਬੰਮ (1970) ਆਦਿ ਨੇ ਉਦੇਸ਼ ਅਤੇ ਵਿਧੇਅ ਦੇ ਸੰਕਲਪਾਂ ਨੂੰ ਹੋਰ 
ਬਰੀਕੀ ਨਾਲ ਵਿਚਾਰਿਆ ਹੈ ਅਤੇ ਵਿਆਕਰਨਿਕ ਉਦੇਸ਼ ਅਤੇ ਤਾਰਕਿਕ ਉਦੇਸ਼ ਜਿਹੇ 
ਸੰਕਲਪ ਪੇਸ਼ ਕੀਤੇ ਹਨ। ਦੂਜੇ ਪਾਸੇ ਆਧੁਨਿਕ ਵਾਕ-ਵਿਆਕਰਨ ਵਿੱਚ ਇਨ੍ਹਾਂ ਮਦਾਂ ਦੇ 
ਸਮਾਂਨ-ਅੰਤਰ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਆਦਿ ਦੀਆਂ ਕਾਰਜੀ ਇਕਾਈਆਂ 
ਸਥਾਪਿਤ ਕੀਤੀਆਂ ਹਨ। ਖਾਸ ਕਰਕੇ ਰੂਪਾਂਤਰੀ ਵਿਆਕਰਨ' (ਚੰਮਸਕੀ: 1957 ਅਤੇ 
1965) ਵਿੱਚ ਤੱਤ ਵਾਕ (੬1081 5੬0੦੦) ਦਾ ਸੂਤਰ ਹੇਠ ਲਿਖੇ ਅਨੁਸਾਰ ਪੇਸ਼ 
ਕੀਤਾ ਹੈ: 


ਵਾਕ 


ਨਾਂਵ ਵਾਕੰਸ਼ ਕਿਰਿਆ ਵਾਕੰਸ਼ 
ਰੂਪਾਂਤਰੀ ਵਿਆਕਰਨ ਦੇ ਤਿੰਨ ਮੂਲ ਅੰਗ ਮੰਨੇ ਗਏ ਹਨ: 
1. ਵਾਕ ਵਿਉਂਤ 
2. ਧੁਨੀ ਵਿਉਂਤ 


3. ਅਰਥ ਵਿਉਂਤ 


“ ਰੂਪਾਂਤਰੀ ਵਿਆਕਰਨ ਦਾ ਪੂਰਾ ਨਾਮ ਰੂਪਾਂਤਰੀ ਸਿਰਜਨਾਤਮਕ ਵਿਆਕਰਨ (118050;008108  69€061801€ 
(08100) ਹੈ। ਇਸਨੂੰ ਸੰਖੇਪ ਰੂਪ ਵਿੱਚ ਰੂਪਾਂਤਰੀ ਵਿਆਕਰਨ ਨਾਮ ਨਾਲ ਵਿਚਾਰ ਰਹੇ ਹਾਂ। 


14 


ਚੌਮਸਕੀ ਨੇ ਆਪਈ ਪਹਿਲੀ ਪੁਸਤਕ (1957) ਵਿੱਚ ਰੂਪਾਂਤਰੀ ਸਿਧਾਂਤ ਦੀ ਸੀਮਾਂ 
ਵਾਕ ਵਿਉਂਤ ਤੱਕ ਹੀ ਰੱਖੀ ਸੀ। ਦੂਜੇ ਦੋਵੇਂ ਅੰਗ ਉਸਨੇ ਆਪਈ ਦੂਸਰੀ ਪੁਸਤਕ (1965) 
ਵਿੱਚ ਸ਼ਾਮਿਲ ਕੀਤੇ। ਇਸ ਪੁਸਤਕ (1965:75) ਵਿੱਚ ਉਸਨੇ ਲਿਖਿਆ ਹੈ: 


1 ੩੧ 85501011ਏ 101002100₹ 1031 5€1081112 €011000111, 
11੬ 01੬ [10101021631 €01117011€11, 15 701€1₹ 1016117€11੯ਏ. 
1੧ 00110₹5 1081 ੩11 11601118110 011112੬0 11 5€1181116 
11161]1€181101 10051 0 [10510 11 01੬ 11 5੧186116 


€011[901€11 01 110 £18111081...” 


ਚੌਮਸਕੀ ਦੀ ਇਸ ਟਿੱਪਈ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਦੂਸਰੇ ਦੋਵੇਂ ਪੱਖ 
ਵਿਆਕਰਨ ਦਾ ਜ਼ਰੂਰੀ ਅੰਗ ਨਹੀਂ ਬਲਕਿ ਇਹ ਦੋਵੇਂ ਪੱਖ ਪਹਿਲੇ ਪੱਖ ਦੀ ਵਿਆਖਿਆ ਲਈ 
ਹਨ। ਇਸ ਤਰ੍ਹਾਂ ਇਸ ਸਿਧਾਂਤ ਦਾ ਮੂਲ ਅੰਗ ਵਾਕ ਵਿਆਖਿਆ ਹੀ ਹੈ। ਰੂਪਾਂਤਰੀ 
ਵਿਆਕਰਨ ਵਿੱਚ ਵਾਕ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਮੰਨਿਆ ਗਿਆ ਹੈ। ਇਸ ਲਈ 
ਰੂਪਾਂਤਰੀ ਵਿਆਕਰਨ ਨੂੰ ਵਾਕ ਵਿਆਕਰਨ ਵੀ ਕਿਹਾ ਜਾਂਦਾ ਹੈ। ਵਾਕ ਵਿਉਂਤ ਵਾਲਾ ਅੰਗ 
ਰੂਪਾਂਤਰੀ ਵਿਆਕਰਨ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਇਸਦੇ ਅੱਗੇ ਤਿੰਨ ਪੱਖ ਹਨ: 
1. ਵਾਕੰਸ਼ ਉਸਾਰੀ ਪੱਖ 
2. ਭਾਵੰਸ਼ੀ ਪੱਖ 
3. ਰੂਪਾਂਤਰੀ ਪੱਖ 
ਇਹਨਾਂ ਵਿੱਚੋਂ ਵਾਕੰਸ਼ ਉਸਾਰੀ ਵਾਲਾ ਪੱਖ ਸੁਤੰਤਰ ਸੁਭਾ ਵਾਲਾ ਹੈ ਅਤੇ ਦੂਜੇ ਦੋਵੇਂ ਪੱਖ 
ਇਸਦੇ ਅਧੀਨ ਹੀ ਆਉਂਦੇ ਹਨ। ਇਸ ਲਈ ਅਸੀਂ ਆਪਈ ਅਧਿਐਨ ਵਾਕੰਸ਼ ਉਸਾਰੀ ਤੋਂ ਹੀ 
ਅਰੰਭ ਕਰਦੇ ਹਾਂ। 
2.2 ਵਾਕੰਸ਼ 
ਸ਼ਬਦ “ਵਾਕੰਸ਼” ਅੰਗਰੇਜ਼ੀ ਭਾਸ਼ਾ ਦੇ ਸ਼ਬਦ 710੩੦ ਦਾ ਪਰਿਆਇ ਹੈ। ਜੋ ਲੈਟਿਨ 
ਭਾਸ਼ਾ ਦੇ ਸ਼ਬਦ 14515 ਤੋਂ ਆਇਆ ਹੈ। ਪੰਜਾਬੀ ਵਿਆਕਰਨ ਦੇ ਖੇਤਰ ਵਿੱਚ ਇਸ ਸ਼ਬਦ 


ਲਈ ਸ਼ਬਦ 'ਵਾਕੰਸ਼' ਸਰਬ-ਪ੍ਰਵਾਨਿਤ ਹੈ। ਵਾਕੰਸ਼ ਭਾਵ ਵਾਕ ਦਾ ਅੰਸ਼। ਵਾਕ-ਵਿਆਕਰਨਾਂ 


15 


ਵਿੱਚ ਵਾਕੰਸ਼ ਨੂੰ ਵਾਕ ਦੀ ਮੁੱਢਲੀ ਇਕਾਈ ਮੰਨ ਕੇ ਭਾਸ਼ਾ ਅਧਿਐਨ ਦਾ ਮੁੱਖ ਆਧਾਰ 
ਬਣਾਇਆ ਜਾਂਦਾ ਹੈ। ਵਾਕ ਵਿੱਚ ਵਿਚਰਨ ਵਾਲੀਆਂ ਵਾਕਾਤਮਿਕ ਇਕਾਈਆਂ ਦੀ ਆਪਸ 
ਵਿੱਚ ਵਿਆਕਰਨਿਕ ਸਾਂਝ ਹੁੰਦੀ ਹੈ, ਭਾਵ ਵਾਕ ਵਿੱਚ ਵਿਚਰਨ ਵਾਲੀਆਂ ਵਾਕਾਤਮਿਕ 
ਇਕਾਈਆਂ ਆਪਸ ਵਿਰੋਧੀ ਨਹੀ ਹੁੰਦੀਆਂ ਹਨ। ਵਾਕੰਸ਼ ਸ਼ਬਦ ਜਾਂ ਸ਼ਬਦਾਂ ਦਾ ਸਮੂਹ ਹੁੰਦਾ 
ਹੈ ਜੋ ਇਕ ਇਕਾਈ ਵਜੋਂ ਕਾਰਜ ਕਰਦਾ ਹੈ। ਵਾਕੰਸ਼ ਇਕ ਜਾਂ ਇਕ ਤੋਂ ਜਿਆਦਾ ਸ਼ਬਦਾਂ ਦਾ 
ਹੋ ਸਕਦਾ ਹੈ। ਵਾਕ ਵਾਕੰਸ਼ਾਂ ਦਾ ਕੜੀਦਾਰ ਸਮੁੱਚ ਹੁੰਦਾ ਹੈ। ਵਾਕੰਸ਼, ਉਪਵਾਕਾਂ ਵਿੱਚ ਅਤੇ 
ਉਪਵਾਕ ਵਾਕਾਂ ਵਿੱਚ ਆਪਈ ਉੱਚਿਤਮ ਭਾਸ਼ਾਈ ਇਕਾਈ ਰੂਪ ਗ੍ਰਹਿ ਕਰਦੇ ਹਨ। ਵਾਕ 
ਵਿੱਚ ਵਿਚਰ ਰਿਹਾ ਵਾਕੰਸ਼ ਕਿਸੇ ਨਾਂ ਕਿਸੇ ਸ਼ਬਦ ਸ਼੍ਰਈ ਨਾਲ ਸੰਬੰਧਿਤ ਹੁੰਦਾ ਹੋਇਆ ਵਾਕ 
ਵਿੱਚ ਆਪਈ ਵਿਸ਼ੇਸ਼ ਸਥਾਨ ਰੱਖਦਾ ਹੈ। ੧੦0੬1 19. ੧੯੩੩ ੧8111 (2001:86) 


ਅਨੁਸਾਰ “10001 1112015165 1€51081 €86201105 ੩1 07100 101 19 


(੬1115 07 11011 11€8111ਏ 001 1) (01115 01 (00੬1 ੮101110591180116 


10੮70.” (ਆਸੁਨਿਕ ਭਾਸ਼ਾ ਵਿਗਿਆਨ ਵਿੱਚ ਕੋਸ਼ਿਕ ਸ੍ਰੇਈਆ ਨੂੰ ਸਿਰਫ਼ ਰੂਪ ਦੇ 
ਅਰਥਾਂ ਵਿੱਚ ਹੀ ਨਹੀ ਬਲਕਿ ਰੂਪ-ਵਾਕ ਵਿਗਿਆਨਿਕ (140111057॥146112) ਸੰਪਤੀ ਦੇ 
ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ।) ਪ੍ਰਮੁੱਖ ਸ਼ਬਦਿਕ ਸ੍ਰਈਆਂ ਦੇ ਆਧਾਰ `ਤੇ ਹੀ 
ਵਾਕੰਸ਼ ਇਕਾਈਆਂ ਬਝਦੀਆਂ ਹਨ। ਵਾਕੰਸ਼ ਬਏਤਰ ਨੂੰ ਜਾਨ ਤੋਂ ਪਹਿਲਾਂ ਵਾਕੰਸ਼ ਦੀ 


ਪਰਿਭਾਸ਼ਾ ਤੇ ਗੈਰ ਕਰਨਾ ਬਹੁਤ ਜ਼ਰੂਰੀ ਹੈ: 


& 11185 15 3 59118010 0111 ੧0161 1$₹010811₹ €0151505 070 
1101 11811 01 ੧੮੦10 370 15 111611300181ਏ 00101 ੧031) 
800 61020 50 1੬੮੬1 11 $0411੧6॥” (6੬੩7੯ 11161 
2000:112) 

“...8॥₹ ਇ00] 07 ੧0105 ੮010 15 ਈ1311113110811% 
€੧01₹81€1( 10 5111 ੧070 800 ੮1101 0005 101 18੮੯ 0੮7 
500]261 800 71018 15 ੩ 01135ਟ.”(40101 10੧15 
1968:71) 

'& [1185੬ 15 8 ਈ00]0 07 ੧0105 01101101102 85 ੩ $1001€ 
ਧ॥11 1) 0 5੧78੩ 017 50111.” (7.0. €1000181₹ 
2012:27) 


16 


ਇਹਨਾਂ ਪਰਿਭਾਸ਼ਾਵਾਂ ਅਨੁਸਾਰ ਅਸੀਂ ਆਖ ਸਕਦੇ ਹਾਂ ਕਿ ਵਾਕੰਸ਼ ਸ਼ਬਦਾਂ ਦਾ ਇਕ 
ਅਜਿਹਾ ਸਮੂਹ ਹੁੰਦਾ ਹੈ ਜੋ ਵਾਕ ਵਿੱਚ ਇਕ ਇਕਾਈ ਵਜੋਂ ਕਾਰਜ ਕਰਦਾ ਹੈ ਅਤੇ ਇਹ ਇਕ 
ਜਾਂ ਇਕ ਤੋਂ ਜਿਆਦਾ ਸ਼ਬਦਾਂ ਦਾ ਵੀ ਹੋ ਸਕਦਾ ਹੈ। 

ਵਾਕ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਨਾਂਵ ਵਾਕੰਸ਼ ਅਤੇ ਕਿਰਿਆ 
ਵਾਕੰਸ਼। ਅਜਿਹੇ ਭਾਸ਼ਾਈ ਵਾਕ ਨੂੰ ਇਕਾਈਗਤ ਸ੍ਰੇਈਆਂ (੧੧180 ੮8੦£07125) 
ਵਾਕੌਸ਼ੀ ਸ਼੍ਰਈਆਂ (78581 686੬01125) ਅਤੇ ਕੋਸ਼ਿਕ ਸ੍ਰੋਈਆਂ (18181 
“4(626115) ਵਿੱਚ ਵੰਡਣ ਲਈ ਕੀਤਾ ਜਾਂਦਾ ਹੈ। ਵਾਕੰਸ਼ੀ ਇਕਾਈਆਂ ਵਿੱਚ ਨਾਂਵ ਵਾਕੰਸ਼, 
ਕਿਰਿਆ ਵਾਕੰਸ਼, ਸੰਬੰਧਕੀ ਵਾਕੰਸ਼, ਵਿਸ਼ੇਸ਼ਏ ਵਾਕੰਸ਼ ਅਤੇ ਕਿਰਿਆ ਵਿਸ਼ੇਸ਼ੇਏ ਵਾਕੰਸ਼ ਨੂੰ 
ਸ਼ਾਮਿਲ ਕੀਤਾ ਜਾਂਦਾ ਹੈ ਅਤੇ ਕੋਸ਼ਿਕ ਸ੍ਰੋਈਆਂ ਵਿੱਚ ਨਾਂਵ, ਕਿਰਿਆ, ਵਿਸ਼ੇਸ਼ਣ, ਕਿਰਿਆ 
ਵਿਸ਼ੇਸ਼ਣ, ਸੰਬੰਧਕ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਕੋਸ਼ਿਕ ਸ੍ਰਈਆਂ ਨੂੰ ਪੰਜਾਬੀ ਭਾਸ਼ਾ ਦੇ 
ਇਕ ਵਾਕ ਰਾਹੀਂ ਸਮਝਏ ਦਾ ਯਤਨ ਕਰਦੇ ਹਾਂ: 


1. ਮੋਟਾ ਮੁੰਡਾ ਪਤਲੇ ਮੁੰਡੇ ਨਾਲੋਂ ਜਿਆਦਾ ਪੜ੍ਹਦਾ ਐ। 


01018 10198 ੨੧516 1001) 1816 11808 ॥51੧60੩ £. 
ਉਪਰੋਕਤ ਵਾਕ ਵਿੱਚ ਵਰਤੇ ਗਏ ਸ਼ਬਦਾਂ ਦੇ ਗੁਏ ਰੂਪ (%1160165) ਹੋਠ ਲਿਖੇ ਅਨੁਸਾਰ 


ਹਨ: 

ਮੋਟਾ- ਵਿਸ਼ੇਸ਼, ਪੁਲਿੰਗ, ਇਕਵਚਨ, ਸਾਧਾਰਨ ਕਾਰਕ 
ਮੁੰਡਾ - ਨਾਂਵ, ਪੁਲਿੰਗ, ਇਕਵਚਨ, ਸਾਧਾਰਨ (ਕਾਰਕ) 
ਪਤਲੇ - ਵਿਸ਼ੇਸ਼ਏ, ਪੁਲਿੰਗ, ਇਕਵਚਨ, ਸੰਬੰਧਕੀ (ਕਾਰਕ) 
ਮੁੰਡੇ - ਨਾਂਵ, ਪੁਲਿੰਗ, ਇਕਵਚਨ, ਸੰਬੰਧਕੀ (ਕਾਰਕ) 
ਨਾਲੋਂ - ਸੰਬੰਧਕ, ਅਪਾਦਾਨ (ਕਾਰਕ) 

ਜਿਆਦਾ - ਕਿਰਿਆ ਵਿਸ਼ੇਸ਼, ਵਿਸ਼ੇਸ਼ 

ਪੜ੍ਹਦਾ - ਕਿਰਿਆ, ਪੁਲਿੰਗ, ਇਕਵਚਨ, ਪੂਰਨ-ਪੱਖ 


ਐ - ਸਹਾਇਕ ਕਿਰਿਆ, ਵਰਤਮਾਨ ਕਾਲ 


17 


ਉਪਰੋਕਤ ਕੋਸ਼ਕੀ ਸ੍ਰੇਈਆਂ (ਸ਼ਬਦ) ਪਹਿਲਾਂ ਵਾਕੰਸ਼ ਅਤੇ ਫਿਰ ਵਾਕ ਬਈਉਂਦੀਆਂ 
ਹਨ। ਆਧੁਨਿਕ ਵਿਆਕਰਨਾਂ ਵਿੱਚ ਇਸ ਸਾਰੀ ਪ੍ਰਕਿਰਿਆ ਨੂੰ 'ਪੰੜੀਦਾਰ” ਵਰਗੀਕਰਨ ਦਾ 
ਨਾਮ ਦਿੱਤਾ ਗਿਆ ਹੈ। ਇਸ ਵਾਕ ਬਦਨ ਦੀ ਪ੍ਰਕਿਰਿਆ ਨੂੰ ਇਕ ਨਿਮਨ ਆਰੇਖ ਰਾਹੀ 


ਅਸਾਨੀ ਨਾਲ ਸਮਝਿਆ ਜਾ ਸਕਦਾ ਹੈ: 


ਉਪਰੋਕਤ ਵਾਕ ਵਿੱਚਲੇ ਸਾਰੇ ਸ਼ਬਦ ਵਿਸ਼ੇਸ਼ ਸ਼ਬਦ ਸ੍ਰੇਈਆਂ ਨਾਲ ਸੰਬੰਧਿਤ ਹਨ। 
ਹਰੇਕ ਸ਼ਬਦ ਇਕੱਲੇ ਤੌਰ ਤੇ ਆਪਈ ਸ਼ਬਦਿਕ ਸ਼੍ਰੇਈ ਜਾਂ ਵਾਕੰਸ਼ ਦੀ ਪ੍ਰਤੀਨਿੱਧਤਾ ਕਰਦਾ ਹੈ 
ਅਤੇ ਇਹ ਸ਼ਬਦ ਕਿਸੇ ਹੋਰ ਵਿਆਕਰਨਿਕ ਸ੍ਰੇਈ ਨਾਲ ਮਿਲਕੇ ਇਕ ਇਕਾਈ ਬਈਉਂਦਾ ਹੈ 
ਅਤੇ ਹਰੈਕ ਇਕਾਈ ਵਿੱਚੋਂ ਇਕ ਸ਼ਬਦ ਪ੍ਰਮੁੱਖ ਹੁੰਦਾ ਹੈ ਜੋ ਮੁੱਖ ਸ਼ਬਦ ਦੀ ਭੂਮਿਕਾ ਨਿਭਾਉਂਦਾ 
ਹੈ। ਇਸੇ ਮੁੱਖ ਸ਼ਬਦ ਨੂੰ ਆਧੁਨਿਕ ਵਿਆਕਰਨਾਂ ਵਿੱਚ ਸ੬੫੦ ਆਖਿਆ ਜਾਂਦਾ ਹੈ। 
ਉਪਰੋਕਤ ਵਾਕ ਵਿੱਚ (ਮੋਟਾ, ਪਤਲਾ) ਵਿਸ਼ੇਸ਼ਏ, (ਮੁੰਡਾ, ਮੁੰਡੇ) ਨਾਂਵ, (ਨਾਲੋਂ) ਸੰਬੰਧਕ, 
(ਜ਼ਿਆਦਾ) ਕਿਰਿਆ ਵਿਸ਼ੇਸ਼ਏ, (ਪੜ੍ਹਦਾ) ਕਿਰਿਆ ਅਤੇ (ਐ) ਸਹਾਇਕ ਕਿਰਿਆ ਸ੍ਰੇਈਆਂ 
ਨਾਲ ਸੰਬੰਧਿਤ ਹਨ। 

2.2.1 ਵਾਕੰਸ਼ ਪਛਾਏ 
ਵਾਕ ਵਿੱਚ ਵਾਕੰਸ਼ ਆਪਸ ਵਿੱਚ ਸੰਗੱਠਿਤ ਹੁੰਦੇ ਹਨ, ਜਿਸ ਕਾਰਨ ਉਹਨਾਂ ਨੂੰ 


ਨਿਖੇੜਨਾ ਮੁਸ਼ਕਿਲ ਹੋ ਜਾਂਦਾ ਹੈ। (੯3111॥. ੩ 2001:111) ਪਰ ਵਾਕੰਸ਼ ਨੂੰ ਨਿਖੇੜੇ 


18 


ਬਿਨ੍ਹਾਂ ਵਾਕੰਸ਼ ਦੀ ਬਣਤਰ ਦਾ ਅਧਿਐਨ ਨਹੀਂ ਕੀਤਾ ਜਾ ਸਕਦਾ। ਇਸ ਲਈ ਵਾਕੰਸ਼ ਬਣਤਰ 
ਬਾਰੇ ਕੁਝ ਕਹਿ ਤੋਂ ਪਹਿਲਾਂ ਵਾਕੰਸ਼ਾਂ ਨੂੰ ਨਿਖੇੜਈ ਬਹੁਤ ਜ਼ਰੂਰੀ ਹੈ ਤਾਂ ਜੋ ਵਾਕੰਸ਼ ਦੀ 
ਪਛਾਣ ਅਤੇ ਅਧਿਐਨ ਕੀਤਾ ਜਾ ਸਕੇ। ਵਾਕੰਸ਼ ਦੀ ਪਛਾਣ ਲਈ ਹੇਠ ਲਿਖੇ ਮਾਪਦੰਡ 
ਸਥਾਪਿਤ ਕੀਤੇ ਜਾਂਦੇ ਹਨ: 
2.2.1.1 ਪੁਨਰਸਥਾਪਨ 
ਕਿਸੇ ਵਾਕ ਵਿੱਚ ਵਾਕੰਸ਼ ਦੀ ਪਛਾ ਕਰਨ ਲਈ ਉਸਦਾ ਪੜਨਾਵੀਂ ਰੂਪ ਆ ਜਾਂਦਾ 
ਹੈ ਜੋ ਨਾਂਵ ਵਾਕੰਸ਼ ਜਾਂ ਕਿਰਿਆ ਵਾਕੰਸ਼ ਤੇ ਆ ਕੇ ਸਮੁੱਚੇ ਵਾਕੰਸ਼ ਦੀ ਜਗ੍ਹਾ ਲੈ ਲੈਂਦਾ ਹੈ। 
ਜੇਕਰ ਅਸੀਂ ਅਧੂਰੇ ਵਾਕੰਸ਼ ਦੀ ਜਗ੍ਹਾ ਪੜਨਾਵੀਂ ਰੂਪ ਦਾ ਪ੍ਰਯੋਗ ਕਰਾਂਗੇ ਤਾਂ ਵਾਕ 
ਅਵਿਆਕਰਨਿਕ ਹੋ ਜਾਂਦਾ ਹੈ। ਜਿਵੇਂ: 


2. ਪਿੰਡ ਦੇ ਸਾਰੇ ਲੋਕਾਂ ਬਿਸਨੇ ਦਾ ਬੱਡਾ ਮੁੰਡਾ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


ਕਰਤਾ ਨਾਂਵਾ ਕਰਮ ਨਾਂਵਾ ਸੰਬੰਧਕੀ ਵਾ. ਪੂਰਕ ਵਾ. ਕਿਰਿਆ ਵਾ. 


101) 00 5810 1005 01520 08 0512128 910198 56150 56111 5॥੬ 5515195€ 05118 


[1 


3. ਉਹਨਾਂ ਬਿਸਨੇ ਦਾ ਬੱਡਾ ਮੁੰਡਾ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


ਕਰਤਾ ਨਾਂਵਾ ਕਰਮ ਨਾਂਵਾ __ ਸੰਬੰਧਕੀ ਵਾ. ਪੂਰਕ ਵਾ. ਕਿਰਿਆ ਵਾ. 


0211208 01550 08 9212198 00198 55156 55॥111 ੮5॥੬ 5275]76€ 7598 (3. 


4. ਪਿੰਡ ਦੇ ਸਾਰੇ ਲੋਕਾਂ ਉਹ _ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


ਕਰਤਾ ਨਾਂਵਾ ਕਰਮ ਨਾਂਵਾ ਸੰਬੰਧਕੀ ਵਾ. ਪੂਰਕ ਵਾ. ਕਿਰਿਆ ਵਾ. 


01) 0€ 5816 108 051 53150 85111 51੬ 5513]5€ 0598 18. 


ਵਾਕ (2,3.4) ਤਿੰਨੋਂ ਵਿਆਕਰਨਿਕ ਵਾਕ ਹਨ। ਉਪਰੋਕਤ ਵਾਕ (2) ਵਿੱਚ “ਪਿੰਡ 
ਦੇ ਸਾਰੇ ਲੋਕਾਂ` ਕਰਤਾ ਨਾਂਵ ਵਾਕੰਸ਼ ਅਤੇ 'ਬਿਸਨੇ ਦਾ ਬੱਡਾ ਮੁੰਡਾ” ਕਰਮ ਨਾਂਵ ਵਾਕੰਸ਼ 
ਹਨ, ਜਿਨ੍ਹਾਂ ਦਾ ਕ੍ਰਮਵਾਰ “ਉਹਨਾਂ” ਅਤੇ “ਉਹ” ਪੜਨਾਵਾਂ ਦੁਆਰਾ ਪੁਨਰਸਥਾਪਨ ਕੀਤਾ 


ਗਿਆ ਹੈ। 


19 


ਜੇਕਰ ਉਪਰੋਕਤ ਵਾਕ ਦਾ ਪੁਨਰਸਥਾਪਨ ਹੇਠ ਲਿਖੇ ਅਨੁਸਾਰ ਕੀਤਾ ਜਾਵੇ ਤਾਂ 
ਵਾਕ ਅਵਿਆਕਰਨਿਕ ਹੋ ਜਾਂਦੇ ਹਨ: 


%5. ਪਿੰਡ ਦੇ ਸਾਰੇ ਉਹਨਾਂ ਬਿਸਨੇ ਦਾ ਬੱਡਾ ਮੁੰਡਾ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


701) 00 581€ 05158 015650€ 03 951)198 1101)8 85150 551011 5॥੬ 
5315]5 051੧8 18. 


੪6. ਪਿੰਡ ਦੇ ਸਾਰੇ ਲੋਕਾਂ ਬਿਸਨੇ ਦਾ ਬੱਡਾ ਉਹ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


711) 0 581ਦ 1003 01550 0੩ 95121)8 ੧151 52156 81011 £5॥£ 
5315]005€ 0518 18. 


ਉਪਰੋਕਤ ਵਾਕ (5,6) ਅਵਿਆਕਰਨਿਕ ਹਨ। ਇਸ ਤਰ੍ਹਾਂ ਪੁਨਰਸਥਾਪਨ 
ਦੁਆਰਾ ਵਾਕੰਸ਼ਾਂ ਨੂੰ ਬੜੀ ਸਫਲਤਾ ਨਾਲ ਨਿਖੇੜਿਆ ਜਾ ਸਕਦਾ ਹੈ। 
2.2.1.2 ਕ੍ਰਮ ਪਰਿਵਰਤਨ 
“ਕਰਮ ਪਰਿਵਰਤਨ” ਰਾਹੀ ਵੀ ਵਾਕ ਵਿਚਲੇ ਵਾਕੰਸ਼ਾਂ ਨੂੰ ਨਿਖੇੜਿਆ ਜਾ ਸਕਦਾ ਹੈ, 
ਭਾਵ ਕਿਸੇ ਵਾਕ ਵਿਚਲਾ ਵਾਕੰਸ਼ ਸਮੁੱਚੀ ਬਣਤਰ ਰਾਰੀ ਹੀ ਵਾਕ ਵਿੱਚ ਸਥਾਨ ਬਦਲੀ ਕਰ 
ਸਕਦਾ ਹੈ। ਜੇਕਰ ਅਧੂਰੇ ਵਾਕੰਸ਼ ਦੀ ਸਥਾਨ ਬਦਲੀ ਕੀਤੀ ਜਾਵੇ ਤਾਂ ਵਾਕ ਅਵਿਆਕਰਨਿਕ 
ਹੋਂ ਜਾਂਦਾ ਹੈ। 


7. ਪਿੰਡ ਦੇ ਸਾਰੇ ਲੋਕਾਂ ਬਿਸਨੇ ਦਾ ਬੱਡਾ ਮੁੰਡਾ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


701) 0 5810 10ਵਕ 01550 08 95121)8 1001)3 85150 85101 51੬ 
5315]5 051੧8 8. 


8. _ਬਿਸਨੇ ਦਾ ਬੱਡਾ ਮੁੰਡਾ ਪਿੰਡ ਦੇ ਸਾਰੇ ਲੋਕਾਂ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


01550 08 9512193 10198 01) 0 58170 1018 55156 86101 6॥੬ 
5315]6€ 0578 ੧3. 


9. _ਸਰਬ-ਸੰਮਤੀ ਕੰਨੇ ਪਿੰਡ ਦੇ ਸਾਰੇ ਲੋਕਾਂ ਬਿਸਨੇ ਦਾ ਬੱਡਾ ਮੁੰਡਾ ਸਰਪੰਚ ਬਈ ਤਾ। 


55156 $61011 €5॥£ ]01) 0 581 108 01550 08 95121)3 90198 
5315]6€ 0578 ੧8. 


10. ਪਿੰਡ ਦੇ ਸਾਰੇ ਲੋਕਾਂ ਬਿਸਨੇ ਦਾ ਬੱਡਾ ਮੁੰਡਾ ਸਰਪੰਚ ਸਰਬ-ਸੰਮਤੀ ਕੰਨੇ ਬਈ ਤਾ। 


01) 0 581 1018 01550 08 65121)8 1101)3 5515066€ 55156 55101 


5੧੬ 051੧8 (8. 


20 


“11. ਸਰਬ-ਸੰਮਤੀ ਪਿੰਡ ਦੇ ਸਾਰੇ ਲੋਕਾਂ ਬਿਸਨੇ ਦਾ ਬੱਡਾ ਮੁੰਡਾ ਕੰਨੈ ਸਰਪੰਚ ਬਈ ਤਾ। 


55156 56101 101) 00 581 10ਫ5 01550 08 95121)8 10198 ॥5॥੬ 


5315]05 051੧8 18. 


%12. ਬਿਸਨੇ ਦੇ ਬੱਡਾ ਪਿੰਡ ਦੇ ਸਾਰੇ ਲੋਕਾਂ ਮੁੰਡਾ ਸਰਬ-ਸੰਮਤੀ ਕੰਨੇ ਸਰਪੰਚ ਬਈ ਤਾ। 


01550 08 9512193 101) 0 581 10ਵ8 1001)3 55156 861011 61੬ 


5315]05 0518 8. 


ਉਪਰੋਕਤ ਵਾਕ (7) ਵਾਕ ਵਿਚਲੇ ਕਰਤਾ ਨਾਂਵ ਵਾਕੰਸ਼, ਕਰਮ ਨਾਂਵ ਵਾਕੰਸ਼, 
ਸੰਬੰਧਕੀ ਵਾਕੰਸ਼ ਅਤੇ ਪੂਰਕ ਵਾਕੰਸ਼ ਦਾ ਪੂਰਨ ਵਾਕੰਸ਼ ਕਰਮ ਪਰਿਵਰਤਨ ਵਾਕ (8.9,10) 
ਵਿੱਚ ਕੀਤਾ ਗਿਆ ਹੈ। ਜਿਸ ਨਾਲ ਵਾਕਾਂ ਦੀ ਵਿਆਕਰਨਿਕਤਾ ਭੰਗ ਨਹੀਂ ਹੁੰਦੀ ਪ੍ਰੰਤੂ ਜੇਕਰ 
ਅਧੂਰਾ ਕ੍ਰਮ ਪਰਿਵਰਤਨ ਕੀਤਾ ਜਾਵੇ ਤਾਂ ਵਾਕ ਅਵਿਆਕਰਨਿਕ ਹੋ ਜਾਂਦੇ ਹਨ। ਜਿਵੇ ਵਾਕ 
(11) ਵਿੱਚ ਸੰਬੰਧਕੀ ਵਾਕੰਸ਼ “ਸਰਬ-ਸੰਮਤੀ ਕੰਨੈ' ਦਾ ਅਧੂਰਾ ਕ੍ਰਮ ਪਰਿਵਰਤਨ ਕੀਤਾ 
ਗਿਆ ਹੈ। ਇਸ ਵਾਕ ਵਿੱਚ ਸੰਬੰਧਕ “ਕੰਨੇ' ਦਾ ਕ੍ਰਮ ਪਰਿਵਰਤਨ ਆਪਏ ਵਿਸ਼ੇਸ਼ਕ ਸਰਬ- 
ਸੰਮਤੀ ਦੇ ਨਾਲ ਹੋਈ ਚਾਹੀਦਾ ਸੀ। ਪ੍ਰੰਤੂ ਅਜਿਹਾ ਨਾ ਹੋਏ ਕਾਰਨ ਵਾਕ ਅਪ੍ਰਸੰਗਕ ਹੋ ਗਿਆ 
ਹੈ। ਵਾਕ (12) ਵਿੱਚ ਕਰਮ ਨਾਂਵ ਵਾਕੰਸ਼ “ਬਿਸਨੇ ਦਾ ਬੱਡਾ ਮੁੰਡਾ` ਦਾ ਅਧੂਰਾ ਕ੍ਰਮ 
ਪਰਿਵਰਤਨ ਕੀਤਾ ਗਿਆ ਹੈ। ਇਸ ਅਛਵਿਆਕਰਨਿਕਤਾ ਦਾ ਕਾਰਨ, ਉਪਰੋਕਤ ਕਰਮ 
ਨਾਂਵ ਵਾਕੰਸ਼ ਵਿੱਚ “ਮੁੱਖ ਸ਼ਬਦ” ਮੁੰਡਾ ਦਾ ਕਰਤਾ ਨਾਂਵ ਵਾਕੰਸ਼ ਤੋਂ ਬਾਅਦ ਕੋਈ ਪ੍ਰਸੰਗ 
ਨਹੀ ਬਛਦਾ, ਮਲਵਈ ਉਪਭਾਸ਼ਾ ਦੀ ਵਾਕ-ਵਿਗਿਆਨਕ ਅਤੇ ਅਰਥ-ਵਿਗਿਆਨਕ ਬਛਤਰ 
ਅਨੁਸਾਰ 'ਮੁੰਡਾ` ਦਾ ਵਾਕ ਵਿੱਚ ਕਰਤਾ ਨਾਂਵ ਵਾਕੰਸ਼ ਤੋਂ ਬਾਅਦ ਆਉਈ ਠੀਕ ਨਹੀਂ। ਜਿਸ 
ਨਾਲ ਵਾਕ ਦੀ ਅਰਥ ਬਝਤਰ ਅਤੇ ਵਾਕ ਦੀ ਵਿਆਕਰਨਿਕ ਬਣਤਰ ਅਵਿਆਕਰਨਿਕ ਹੋ 
ਗਈ ਹੈ। ਇਸ ਤਰ੍ਹਾਂ ਕਿਸੇ ਵਾਕੰਸ਼ ਨੂੰ ਕਰਮ ਪਰਿਵਰਤਨ ਰਾਹੀ ਵੀ ਪਛਾਇਆ ਜਾ ਸਕਦਾ ਹੈ। 

2.2.1.3 ਸੰਯੋਗੀਕਰਨ 
ਵਾਕੰਸ਼ ਨੂੰ ਨਿਖੋੜਣ ਦਾ ਇਕ ਹੋਰ ਢੰਗ “ਸੰਯੋਗੀਕਰਨ” ਹੈ। ਵਾਕੰਸ਼ਾਂ ਨੂੰ ਯੋਜਕ 


ਮਿਲਾਉਂਦੇ ਹਨ, ਵਾਕੰਸ਼ਾਂ ਦੇ ਇਸ ਤਰ੍ਹਾਂ ਦੇ ਸੰਯੋਗ ਨੂੰ ਸੰਯੋਗੀਕਰਨ ਕਿਹਾ ਜਾਂਦਾ ਹੈ। 


21 


“ਸੰਯੋਗੀਕਰਨ” ਰਾਹੀਂ ਉਹਨਾਂ ਵਾਕਾਂ ਦਾ ਨਿਖੇੜਾ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਕੁਝ ਤੱਤ ਸਾਂਝੇ ਹੁੰਦੇ 
ਹਨ ਅਤੇ ਜੇ ਇਕ ਵਾਕੰਸ਼ ਦੇ ਕਿਸੇ ਤੱਤ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਤਾਂ ਦੂਜਾ ਸੰਯੋਗੀ 
ਵਾਕੰਸ਼ ਅਸਪਸ਼ਟ ਅਤੇ ਅਵਿਆਕਰਨਿਕ ਹੋ ਜਾਂਦਾ ਹੈ: 


13. ਉਹ ਸੋਹਏ ਮੁੰਡੇ ਤੇ ਕੁੜੀਆਂ 


0511 50157 1001) ੧ ੦੧੧15 
14. ਉਹ ਸੋਹਏ ਤੇ ਕੁੜੀਆਂ 


੧51 50151 (੬ ੮118 
15. ਛਤੜੇ ਥੱਲੇ ਤੇ ਅਲਾਈ ਮੌਜੀ ਤੇ ਹੀ ਪਿਆ ਸੀ 


61515] (1511੬ (ਏ 5181 11311 (ਏ 11 71851 
16. _ ਥੱਲੇ ਤੇ ਅਲਾਈ ਮੰਜੀ ਤੇ ਹੀ ਪਿਆ ਤੀ 


(1211 ੧€ 2187 10511 (੯11 1811 


ਉਪਰੋਕਤ ਵਾਕੰਸ਼ਾਂ ਵਿੱਚ ਵਿਸ਼ੇਸ਼ਈ ਵਾਕੰਸ਼ਾਂ, ਪੂਰਕਾਂ ਦਰਮਿਆਨ ਸੰਯੋਗੀਕਰਨ ਹੋਇਆ 
ਹੈ। ਵਾਕੰਸ਼ (13) ਵਿੱਚ ਵਿਸ਼ੇਸ਼ਣ “ਉਹ ਸੋਹਏ” ਦਾ ਨਾਂਵ ਵਾਕੰਸ਼ “ਮੁੰਡੇ ਤੇ ਕੁੜੀਆਂ` ਨਾਲ 
ਸੰਯੋਗੀਕਰਨ ਹੈ ਜੋ ਕਿ ਦੋਵਾਂ ਨਾਂਵਾਂ ਲਈ ਵਰਤਿਆ ਗਿਆ ਹੈ, ਜਦੋਂ ਵਾਕੰਸ਼ (14) ਵਿੱਚ ਯੋਜਕ 
(ਤੇ) ਹਟਾਏ ਬਿਨ੍ਹਾਂ ਨਾਂਵ (ਮੁੰਡੇ) ਹਟਾ ਦਿੱਤਾ ਗਿਆ ਹੈ ਤਾਂ ਵਾਕੰਸ਼ ਅਛਵਿਆਕਰਨਿਕ ਹੋ ਗਿਆ 
ਹੈ। ਇਸੇ ਵਾਕੰਸ਼ (16) ਵਿੱਚ ਜਦੋਂ ਪੂਰਕ (ਛਤੜੇ) ਹਟਾ ਦਿੱਤਾ ਗਿਆ ਅਤੇ ਸੰਬੰਧਕਾਂ (ਉੱਤੇ, 
ਥੱਲੇ) ਦੀ ਸਥਾਨ ਬਦਲੀ ਕਰ ਦਿੱਤੀ ਗਈ ਤਾਂ ਵਾਕੰਸ਼ ਅਛਵਿਆਕਰਨਿਕ ਹੋ ਗਿਆ ਹੈ। ਜਿਸ 
ਦਾ ਕਾਰਨ ਇਕੱਲਾ ਸੰਬੰਧਕ ਨਹੀਂ ਵਿਚਰ ਸਕਦਾ ਅਤੇ ਇਕਾਈ ਅਧੂਰੀ ਹੋਏ ਕਾਰਨ ਵਾਕੰਸ਼ 
ਅਵਵਿਆਕਰਨਿਕ ਹੋ ਜਾਂਦਾ ਹੈ। 
2.2.2 ਵਾਕੰਸ਼ ਬਣਤਰ 


“ਵਾਕੰਸ਼ ਬਣਤਰ” ਦਾ ਸੰਕਲਪ ਭਾਸ਼ਾ ਵਿਗਿਆਨ ਵਿੱਚ ਇਕ ਦਲੀਲ ਦੇ ਰੂਪ ਵਿੱਚ 
ਪੇਸ਼ ਹੋਇਆ। ੧੦011 %. €1810(2₹ (2000:4) ਅਨੁਸਾਰ ਇਹ ਦਲੀਲ ਨੋਮ ਚੰਮਸਕੀ 


ਦੁਆਰਾ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਖਿਲਾਫ 1950 ਵਿੱਚ ਪੇਸ਼ ਕੀਤੀ ਗਈ, ਜੋ ਕਿ 


22 


ਮੂਲ ਰੂਪ ਵਿੱਚ ਅਮਰੀਕਨ ਵਰਨਵਾਤਮਿਕ ਪ੍ਰਤੀਰੂਪ ਸੀ। ਜਿਸ ਨੂੰ ਬਾਅਦ ਵਿੱਚ ਨੋਮ 
ਚਮਸਕੀ ਨੇ “ਵਾਕੰਸ਼ ਉਸਾਰੀ ਵਿਆਕਰਨ” (71085 5006(01ਏ 18000) ਦਾ ਨਾਮ 
ਦਿੱਤਾ। ਵਾਕੰਸ਼ ਵਿਆਕਰਨਾਂ ਅਨੁਸਾਰ “ਵਾਕੰਸ਼” ਵੀ ਵਾਕ ਦੀ ਤਰ੍ਹਾਂ “ਪੰੜੀਦਾਰ' ਇਕਾਈਗਤ 
ਸੰਰਚਨਾ ਹੈ, ਜਿਸ ਵਿਚਲਾ ਹਰੇਕ ਸ਼ਬਦ ਕਿਸੇ ਸ਼ਬਦ ਸ੍ਰਈ ਨਾਲ ਸੰਬੰਧ ਰੱਖਦਾ ਹੈ ਪਰ 
ਵਾਕੰਸ਼ ਵਿੱਚ ਕੋਈ ਇਕ ਸ੍ਰੇਈ ਦਾ ਸ਼ਬਦ ਬਾਕੀ ਸ਼ਬਦਾਂ ਨਾਲੋਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, 
ਜਿਸ ਨੂੰ ਮੁਖੀ ਕਿਹਾ ਜਾਂਦਾ ਹੈ। ਇਸ ਮੁਖੀ ਦੇ ਆਧਾਰ ਤੇ ਹੀ ਕਿਸੇ ਵਾਕੰਸ਼ ਦੀ ਸ੍ਰੇਈ ਨਿਸ਼ਚਿਤ 
ਕੀਤੀ ਜਾਂਦੀ ਹੈ, ਜਿਵੇਂ ਕਿਸੇ ਵਾਕੰਸ਼ ਵਿੱਚ ਨਾਂਵ, ਕਿਰਿਆ ਜਾਂ ਸੰਬੰਧਕਾਂ ਦੀ ਪ੍ਰਮੁੱਖ ਭੂਮਿਕਾ ਹੋਵੇ 
ਤਾਂ ਉਸ ਸੰਰਚਨਾਬੱਧ ਸ਼ਬਦਿਕ ਇਕਾਈਆਂ ਨੂੰ ਨਾਂਵ ਵਾਕੰਸ਼, ਕਿਰਿਆ ਵਾਕੰਸ਼ ਜਾਂ ਸੰਬੰਧਕੀ- 
ਵਾਕੰਸ਼ ਨਾਮ ਦਿੱਤੇ ਜਾਂਦੇ ਹਨ। 

ਆਧੁਨਿਕ ਵਾਕ-ਵਿਗਿਆਨ ਵਿੱਚ ਵਾਕੰਸ਼ ਬਣਤਰ ਦਾ ਅਧਿਐਨ ਕਰਨ ਲਈ “ਵਾਕੰਸ਼ 
ਬਣਤਰ ਨਿਯਮ” ਨਿਰਧਾਰਿਤ ਕੀਤੇ ਗਏ ਹਨ। ਵਿਆਕਰਨ ਜਿਸ ਵਿੱਚ ਵਾਕੰਸ਼ ਬਣਤਰ ਦਾ 
ਅਧਿਐਨ ਕਰਨ ਲਈ ਵਾਕੰਸ਼ ਬਣਤਰ ਦੇ ਨਿਯਮ ਵਰਤੇ ਜਾਂਦੇ ਹਨ, ਜਿਸ ਨੂੰ “ਵਾਕੰਸ਼ 
ਉਸਾਰੀ ਵਿਆਕਰਨ” (70185 5006(01ਏ (61800087) ਆਖਿਆ ਜਾਂਦਾ ਹੈ। ਨੋਮ 
ਚਮਸਕੀ 1986 ਦੁਆਰਾ ਪਹਿਲੀ ਵਾਰ ਇਹ ਪਰਿਕਲਪਨਾ ਕੀਤੀ ਗਈ ਕਿ ਵਾਕੰਸ਼ ਵਾਕ- 
ਵਿਗਿਆਨ ਦਾ ਕਾਰਜ-ਖੇਤਰ ਹੈ। ਉਸ ਨੇ ਪ੍ਰਸਤਾਵਿਤ ਕੀਤਾ ਕਿ ਸਿਰਫ਼ ਕੋਸ਼ਿਕ ਇਕਾਈਆਂ 
ਜਿਵੇਂ ਨਾਂਵ ਅਤੇ ਕਿਰਿਆ ਹੀ ਨਹੀਂ ਬਲਕਿ ਕਾਰਜੀ ਇਕਾਈਆਂ ਜਿਵੇਂ ਪੂਰਕ ਅਤੇ ਸਹਾਇਕ 
ਕਿਰਿਆ ਆਦਿ ਨੂੰ ਵਾਕੰਸ਼ ਪੱਧਰ ਤੋ ਤਜ਼ਵੀਜ ਕਰਨਾ ਚਾਹੀਦਾ ਹੈ। ਇਸ ਲਈ ਕਿਰਿਆ 
ਵਾਕੰਸ਼ ਦੇ ਵਾਧੇ ਲਈ, ਕਾਰਜੀ ਸ੍ਰੇਈਆਂ ਪੂਰਕ ਵਾਕੰਸ਼ ((7) ਅਤੇ ਵਿਭਕਤੀ ਵਾਕੰਸ਼ (17) 
ਹੁਏ ਕੋਸ਼ਿਕ ਮੁਖੀ ਦੇ ਤੌਰ `ਤੇ ਸਥਾਪਿਤ ਹੋ ਚੁੱਕੀਆਂ ਹਨ। 


1. ਕੋਸ਼ਿਕ ਇਕਾਈਆਂ ਦੇ ਨਾਲ ਨਾਲ ਕਾਰਜੀ ਇਕਾਈਆਂ ਨੂੰ ਵੀ ਵਾਕੰਸ਼ ਪੱਧਰ ਤੇ 
ਤਜ਼ਵੀਜ ਕਰਨਾ ਚਾਹੀਦਾ ਹੈ। 

2. ਨਿਸ਼ਚਿਤ ਸਥਾਨ (5੦172 905111085) ਵਾਕੰਸ਼ੀ ਸ੍ਰਈਆਂ ਨੂੰ ਕੋਲ ਰੱਖਦਾ ਹੈ 
(੮॥-ਵਾਕੰਸ਼ ਵਿੱਚ ਪੂਰਕ ਵਾਕੰਸ਼ (੯7), ਵਿਸ਼ਾ ਨਾਂਵ ਵਾਕੰਸ਼ ਵਿੱਚ ਵਿਭਕਤੀ ਵਾਕੰਸ਼ 


(17)| 


23 


(30181 ਗਰਾਮਰ ਦਾ ਬੁਨਿਆਦੀ ਸਰੋਕਾਰ ਕਿਸੇ ਭਾਸ਼ਾ ਦੇ ਬੁਲਾਰੇ ਦੇ ਭਾਸ਼ਾਈ 
ਗਿਆਨ ਨੂੰ ਮਿਥਏਾ ਅਤੇ ਵਿਸ਼ੇਸ਼ਤਾ ਦਾ ਵਰਣਨ ਕਰਨਾ ਹੈ। 

ਵਾਕੰਸ਼ ਦੀ ਬਣਤਰ ਨੂੰ ਸਮਝਣ ਲਈ ਵਾਕ ਵਿਗਿਆਨ ਵਿੱਚ ਵਾਕੰਸ਼-ਔਕੀ (21045੬- 
੧੧੪੬7) ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਵਾਕੰਸ਼-ਅੰਕੀ ਵਾਕੰਸ਼ ਦੀ ਸੰਰਚਨਾ ਨੂੰ ਵਰਣਨ 
ਕਰਨ ਲਈ ਅਕ੍ਰਿਤੀ ਹੈ ਜਿਸ ਨੂੰ 11 50001 (15) ਕਿਹਾ ਜਾਂਦਾ ਹੈ। ਇਸ ਦੀ 
ਵਿਆਖਿਆ ਲਈ ਅੰਤਲੇ ਬਿੰਦੂ, ਅਧਿਕਾਰ ਅਤੇ ਪੂਰਵਰਤੀ ਤਕਨੀਕੀ ਸੰਕਲਪਾਂ ਦਾ ਪ੍ਰਯੋਗ 
ਕੀਤਾ ਜਾਂਦਾ ਹੈ। ਅੰਤਲੇ ਬਿੰਦੂ 75 ਦੇ ਬਿਲਕੁਲ ਅਖੀਰ ਤੇ ਆਉਂਦੇ ਬਿੰਦੂਆਂ ਨੂੰ ਕਿਹਾ ਜਾਂਦਾ ਹੈ 
ਅਤੇ ਦੂਸਰੇ ਬਿੰਦੂ ਜੋ 15 ਦੇ ਸ਼ੁਰੂ ਤੋਂ ਲੈ ਕੇ ਅੰਤਲੇ ਬਿੰਦੂਆਂ ਦੇ ਵਿਚਕਾਰ ਆਉਂਦੇ ਹਨ, ਉਹਨਾਂ 
ਨੂੰ ਗੈਰ-ਅੰਤਲੇ ਬਿੰਦੂ ਕਿਹਾ ਜਾਂਦਾ ਹੈ। ਹਰੇਕ ਬਿੰਦੂ ਦਾ ਕੋਈ ਨਾ ਕੋਈ ਸ਼੍ਰੋਈਗਤ ਪੱਧਰ ਹੁੰਦਾ 
ਹੈ। ਮੁੱਢਲੇ ਬਿੰਦੂਆਂ ਤੋਂ ਅੰਤਲੇ ਬਿੰਦੂਆਂ ਤੱਕ ਇਹਨਾਂ ਦਾ ਪੱਧਰ ਵਿਆਕਰਨਿਕ ਸ੍ਰੇਈਆਂ ਤੋਂ ਲੈ 
ਕੇ ਸ਼ਬਦ ਸ੍ਰੇਈਆਂ ਦੇ ਕੋਸ਼ਕੀ ਸ਼ਬਦਾਂ ਤੱਕ ਹੁੰਦਾ ਹੈ। ਇਹ ਕੋਸ਼ਕੀ ਸ਼ਬਦ ਨਾਂਵ, ਕਿਰਿਆ ਆਦਿ 
ਦੇ ਪੱਧਰ ਤੱਕ ਹੁੰਦੇ ਹਨ। ਕਿਸੇ ਵੀ ਵਾਕੰਸ਼-ਅੰਕੀ ਦਾ ਇਕ ਜੋੜਾ ਦੋ ਤਰ੍ਹਾਂ ਨਾਲ ਸੰਬੰਧਿਤ ਹੁੰਦਾ 
ਹੈ। 
2.2.2.1 ਅਧਿਕਾਰ (1900110300੯) 

ਵਾਕੰਸ਼-ਅਔਕੀ ਵਿੱਚ ਕੋਈ ਇਕ ਬਿੰਦੂ ਕਿਸੇ ਇਕ ਜਾਂ ਇਕ ਤੋਂ ਵੱਧ ਜੋੜਿਆਂ `ਤੇ ਆਪਈ 

ਅਧਿਕਾਰ ਰੱਖਦਾ ਹੈ। ਜੇਕਰ ਇਕ ਬਿੰਦੂ ਦੂਸਰੇ ਬਿੰਦੂ `ਤੇ ਅਧਿਕਾਰ ਰੱਖਦਾ ਹੈ ਤਾਂ ਉਹ 
ਆਪਏ ਅਧਿਕਾਰ ਹੇਠਲੇ ਬਿੰਦੂ ਤੋਂ ਉੱਪਰਲੇ ਪੱਧਰ 'ਤੇ ਹੈ। ਉਪਰੋਕਤ ਸੰਕਲਪਾਂ ਦੀ 


ਵਿਆਖਿਆ ਲਈ ਅਸੀਂ ਨਿਮਨ ਵਾਕ ਰਾਹੀਂ 15 ਅੰਦਰ ਵਿਚਰਦੇ ਤੱਤਾਂ ਨੂੰ ਵਿਚਾਰਾਂ ਗੇ: 


24 


ਉਪਰੋਕਤ ਵਾਕ ਵਿੱਚ 15 ਵਿੱਚ “ਵਾਕ” ਆਪਏ ਤੋਂ ਨਿਮਨ ਬਿੰਦੂ “ਨਾਂਵ ਵਾਕੰਸ਼” ਅਤੇ 
“ਕਿਰਿਆ ਵਾਕੰਸ਼” ਉੱਪਰ ਅਧਿਕਾਰ ਰੱਖਦਾ ਹੈ। ਨਾਂਵ ਵਾਕੰਸ਼ ਆਪਏ ਤੋਂ ਨਿਮਨ ਬਿੰਦੂ “ਨਾਂਵ' 
ਅਤੇ “ਸੰਬੰਧਕ” ਉੱਪਰ ਅਧਿਕਾਰ ਰੱਖਦਾ ਹੈ ਅਤੇ ਇਸੇ ਤਰ੍ਹਾਂ ਕਿਰਿਆ ਵਾਕੰਸ਼ ਆਪਏ ਤੋਂ 
ਨਿਮਨ ਬਿੰਦੂ “ਨਾਂਵ' ਅਤੇ “ਕਿਰਿਆ” ਉੱਪਰ ਅਧਿਕਾਰ ਰੱਖਦਾ ਹੈ। ਪ੍ਰੰਤੂ ਵਾਕ ਵਿੱਚ ਵਿਚਰ 
ਰਹੇ ਨਾਂਵ, ਸੰਬੰਧਕ ਅਤੇ ਕਿਰਿਆ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਉੱਪਰ ਕੋਈ ਅਧਿਕਾਰ 
ਨਹੀਂ ਰੱਖਦੇ, ਭਾਵ 15 ਵਿੱਚ ਅੰਤਲੇ ਬਿੰਦੂ ਕਿਸੇ ਇਕਾਈ ਉੱਪਰ ਅਧਿਕਾਰ ਨਹੀਂ ਰੱਖਦੇ ਪਰ 
ਰੈਰ-ਅੰਤਲੈ ਬਿੰਦੂ ਆਪਏ ਤੋਂ ਨਿਮਨ ਸਥਾਨ ਤੇ ਵਿਚਰ ਰਹੇ ਬਿੰਦੂਆਂ ਤੇ ਅਧਿਕਾਰ ਰੱਖਦੇ 
ਹਨ। 715 ਵਿੱਚ ਵਿਚਰ ਰਹੇ ਬਿੰਦੂਆਂ ਨੂੰ ਹੋਰ ਅਸਾਨੀ ਨਾਲ ਸਮਝਣ ਲਈ ਆਧੁਨਿਕ ਭਾਸ਼ਾ 
ਵਿਗਿਆਨੀਆਂ ਨੇ ਪਰਿਵਾਰਕ ਰਿਸ਼ਤਿਆਂ ਦੇ ਆਧਾਰ ਤੇ “ਫੈਮਿਲੀ ਟਰੀ” ਦਾ ਸੰਕਲਪ ਪੇਸ਼ 
ਕੀਤਾ। ਜਿਸ ਅਨੁਸਾਰ ਵਾ-ਔਕੀ ਦੇ ਬਿੰਦੂਆਂ ਨੂੰ ਪਰਿਵਾਰਕ ਰਿਸ਼ਤਿਆਂ ਦੇ ਨਾਂ ਦੇ ਕੇ ਅਸਾਨੀ 
ਨਾਲ ਸਮਝਿਆ ਜਾ ਸਕਦਾ ਹੈ। 
2.2.2.1.1. ਨੇੋੜਲਾ ਅਧਿਕਾਰ (10016013(€ 1900110306੯) 

15 ਬਛਤਰ ਵਿੱਚ ਸੰਕਲਪ “ਅਧਿਕਾਰ” ਤੋਂ ਇਲਾਵਾ ਇਕ ਹੋਰ ਸੰਕਲਪ 'ਨੇੜਲਾ 
ਅਧਿਕਾਰ” (1010€6181ਣ 1701010800) ਹੈ। ਜਿਸ ਤੋਂ ਭਾਵ ਕੋਈ ਵੀ ਬਿੰਦੂ ਆਪਏ ਤੋਂ 


ਬਾਅਦ ਵਾਲੇ ਬਿੰਦੂ ਤੇ ਨੇੜਲਾ ਅਧਿਕਾਰ ਰੱਖਦਾ ਹੈ। ਪਰ ਆਪਏ ਅਧਿਕਾਰਿਤ ਬਿੰਦੂ ਤੋਂ 


25 


ਨਿਮਨ ਵਿਚਰਨ ਵਾਲੇ ਬਿੰਦੂਆਂ ਤੇ ਸਿਰਫ਼ ਅਧਿਕਾਰ ਰੱਖਦਾ ਹੈ, ਨੇੜਲਾ ਅਧਿਕਾਰ ਨਹੀਂ। 
੧੧੩੦੮70 (1988) ਨੇ ਇਸਨੂੰ 10100੬0181ਦ (00511 ਦਾ ਨਾਮ ਦਿੱਤਾ ਹੈ। ਜਿਵੇ 
ਉਪਰੋਕਤ ਆਰੇਖ (2) ਵਿੱਚ “ਵਾਕ” “ਨਾਂਵ ਵਾਕੰਸ਼` ਅਤੇ “ਕਿਰਿਆ ਵਾਕੰਸ਼` ਉੱਪਰ ਨੇੜਲਾ 
ਅਧਿਕਾਰ ਰੱਖਦਾ ਹੈ, ਜਦ ਕਿ ਬਾਕੀ ਬਿੰਦੂਆਂ ਨਾਂਵ, ਸੰਬੰਧਕ ਅਤੇ ਕਿਰਿਆ ਉੱਪਰ ਸਿਰਫ਼ 
ਅਧਿਕਾਰ ਰੱਖਦਾ ਹੈ। ਇਸੇ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਕ੍ਰਮਵਾਰ “ਰਾਮ ਨੇ” ਅਤੇ 
“ਰੋਟੀ ਖਾਦੀ” ਉੱਪਰ ਨੇੜਲਾ ਅਧਿਤਾਰ ਰੱਖਦੇ ਹਨ। 

2.2.2.1.2. ਪੁਰਵਵਰਤਤਾ (91200) 


ਪੂਰਵਵਰਤਤਾ ਤੋਂ ਭਾਵ ਹੈ ਕਿ ਵਾਕ ਦਾ ਵਿਸ਼ਾ ਹਮੇਸ਼ਾਂ ਕਿਰਿਆ ਵਾਕੰਸ਼ ਦੇ ਪਹਿਲੇ 
ਸਥਾਨ `ਤੇ ਹੁੰਦਾ ਹੈ। ਪ੍ਰੰਤੂ ਖੱਬੇ ਪੱਖੀ ਭਾਸ਼ਾਵਾਂ ਵਿੱਚ ਇਹ ਜ਼ਰੂਰੀ ਨਹੀਂ ਕਿ ਵਾਕ ਦਾ ਵਿਸ਼ਾ 
ਹਮੇਸ਼ਾਂ ਪੂਰਵਵਰਤੀ ਸਥਾਨ `ਤੇ ਹੋਵੇ, ਜਿਵੇਂ ਕਿ ਇਹ ਅੰਗਰੇਜੀ ਭਾਸ਼ਾ ਵਿੱਚ ਹੈ। ਮਲਵਈ 
ਉਪਭਾਸ਼ਾ ਵਿੱਚ ਇਹ ਪੂਰਵਵਰਤੀ ਸਥਾਨ 'ਤੇ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਜੇਕਰ ਵਾਕ 
ਕਰਮ-ਵਾਕੰਸ਼, ਸੰਬੰਧਕ-ਵਾਕੰਸ਼ ਆਦਿ ਵਿਚਰ ਰਹੇ ਹੋਏ ਤਾਂ ਉਹ ਕਿਰਿਆ ਵਾਕੰਸ਼ ਦੇ 
ਪੂਰਵਵਰਤੀ ਸਥਾਨ ਤੇ ਵਿਚਰਦੇ ਹਨ। 
2.2.3 ਨਾਂਵ ਵਾਕੰਸ਼ 

ਨਾਂਵ ਵਾਕੰਸ਼ ਵਾਕ ਮੂਲ ਅੰਗਾਂ ਵਿੱਚੋਂ ਇਕ ਹੈ। ਜਿਸ ਸ਼ਬਦ ਸਮੂਹ ਦਾ ਮੁੱਖ ਸ਼ਬਦ 
ਨਾਂਵ ਹੋਵੇ ਉਹ ਨਾਂਵ ਵਾਕੰਸ਼ ਹੁੰਦਾ ਹੈ। ਵਾਕ ਬਛਤਰ ਵਿੱਚ ਨਾਂਵ ਵਾਕੰਸ਼ ਕਰਤਾ ਕਰਮ ਜਾਂ 
ਪੂਰਕ ਦਾ ਕਾਰਜ ਕਰਦਾ ਹੈ। ਇਕ ਸਾਧਾਰਨ ਵਾਕ ਵਿੱਚ ਕਰਤਾ ਨਾਂਵ ਵਾਕੰਸ਼, ਕਰਮ ਨਾਂਵ 
ਵਾਕੰਸ਼ ਅਤੇ ਪੂਰਕ ਨਾਂਵ ਵਾਕੰਸ਼ ਵਿਚਰ ਸਕਦੇ ਹਨ। ਕਰਤਾ ਸਾਹਿਤ ਕਰਮਈਵਾਚੀ ਵਾਕਾਂ 
ਵਿੱਚ ਕਰਤਾ ਨਾਂਵ ਵਾਕੰਸ਼ ਉਦੇਸ਼ ਦਾ ਸਥਾਨ ਗ੍ਰਹਿਣ ਕਰਦਾ ਹੈ ਅਤੇ ਕਰਮ ਨਾਂਵ ਵਾਕੰਸ਼ 
ਕਿਰਿਆ ਵਾਕੰਸ਼ ਦੀ ਅਧੀਨਤਾ ਸਵੀਕਾਰ ਕਰਦਾ ਹੈ। ਕਰਤਾ ਰਹਿਤ ਕਰਮਈਵਾਚੀ ਵਾਕਾਂ ਵਿੱਚ 
ਕਰਮ ਨਾਂਵ ਵਾਕੰਸ਼ ਉਦੇਸ਼ ਦੇ ਸਥਾਨ ਤੇ ਹੁੰਦਾ ਹੈ ਅਤੇ ਕਰਤਾ ਨਾਂਵ ਵਾਕੰਸ਼ ਗੈਰ ਹਾਜ਼ਰ 
ਰਹਿੰਦਾ ਹੈ। ਜੇਕਰ ਇਕੋ ਵਾਕ ਵਿੱਚ ਕਰਤਾ ਨਾਂਵ ਵਾਕੰਸ਼, ਕਰਮ ਨਾਂਵ ਵਾਕੰਸ਼ ਅਤੇ ਪੂਰਕ 
ਨਾਂਵ ਵਾਕੰਸ਼ ਵਿਚਰ ਰਹੇ ਹੋਏ ਤਾਂ ਵਾਕੰਸ਼ਾ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੁੰਦੀ ਹੈ। 


ਕਰਤਾ ਨਾਂਵ ਵਾਕੰਸ਼ “ ਕਰਮ ਨਾਂਵ ਵਾਕੰਸ਼ “ ਪੂਰਕ ਨਾਂਵ ਵਾਕੰਸ਼ 


26 


ਮਲਵਈ ਉਪਭਾਸ਼ਾ ਦੇ ਸਾਧਾਰਨ ਵਾਕ ਵਿੱਚ ਵੀ ਕਰਤਾ ਨਾਂਵ ਵਾਕੰਸ਼, ਕਰਮ ਨਾਂਵ ਵਾਕੰਸ਼ 
ਅਤੇ ਪੂਰਕ ਨਾਂਵ ਵਾਕੰਸ਼ ਆਉਂਦੇ ਹਨ। ਇਕ ਸਕਰਮਕ ਵਾਕ ਵਿੱਚ ਕਰਮ ਨਾਂਵ ਵਾਕੰਸ਼ 
ਕਿਰਿਆ ਨਾਂਵ ਵਾਕੰਸ਼ ਦੀ ਅਧੀਨਤਾ ਸਵੀਕਾਰ ਕਰਦਾ ਹੈ। ਕਰਤਾ ਰਹਿਤ ਕਰਮਵਾਚੀ ਵਾਕਾਂ 
ਵਿੱਚ ਕਰਮ ਨਾਂਵ ਵਾਕੰਸ਼ ਸਾਧਾਰਨ ਕਾਰਕ ਦੇ ਸਥਾਨ `ਤੇ ਹੁੰਦਾ ਹੈ ਅਤੇ ਕਰਤਾ ਨਾਂਵ ਵਾਕੰਸ਼ 


ਗੈਰ-ਹਾਜ਼ਰ ਰਹਿੰਦਾ ਹੈ। ਜਿਵੇਂ: 


27 


ਵਾਕ (1) 


ਨਾਂਵਾ ਕਿੰਵਾ 
ਕਰਤਾ ਨਾਂਵਾ ਕਰਮ ਨਾਂਵਾ ਆ 
ਮੁੱਕਿ ਸਕਿ 
ਜੀਤੂ ਤੋਂ ਕਾਰੂ ਰੁਗ ਲਾਉਂਦੇ ਸਨ 
ਵਾਕ (2) 
੨ 
ਵਿਵਾ ਕਰਤਾ ਨਾਂਵਾ ਨਾਂਵਾ 


ਵਿਵਾ ਰਿ ਨਾਂਵਾ ਰਾ ਸੀ 


ਹੰਸੇ ਦਾ ਬੱਡਾ ਮੁੰਡਾ ਬੜੀ ਸੋਹਈ ਕਬੱਡੀ ਖੇਡਦਾ ਐ 


28 


ਇਕੱਠਵਾਚਕ ਨਾਂਵ ਨਾਂਵਾ 


ਕਰਮ ਨਾਂਵਾ ਘਾ ਮੁੱਕਿ ਸਕਿ 
0 । 
ਪਿੰਡ ਆਲਿਆਂ _ਬਿਸਨੇ ਨੂੰ ਬੱਡਾ _ਭੰਤ ਥਾਪ ਤਾ 
ਵਾਕ (4) 
ਨਾਂਵਾ ਕਿੰਵਾ 
ਕਰਮ ਨਾਂਵਾ ਮੁੱਕਿ ਸਕਿ 


ਪਲੇਗ ਪੈਗੀ ਤੀ 


29 


ਉਪਰੋਕਤ ਨੰ. 1. 2. ਸਕਰਮਕ ਵਾਕਾਂ ਵਿੱਚ ਕਰਮ '“ਰੁਗ` ਤੇ ਕਬੱਡੀ “ਕਿਰਿਆ” 
ਵਾਕੰਸ਼ ਦਾ ਹਿੱਸਾ ਹਨ। ਨਾਂਵ ਵਾਕੰਸ਼ ਵਿੱਚ ਮੁੱਖ ਸ਼ਬਦ “ਜੀਤੂ ਤੇ ਕਾਰੂ” ਤੇ 'ਮੁੰਡਾ` ਸਾਧਾਰਨ 
ਕਾਰਕੀ ਰੂਪ ਵਿੱਚ ਹਨ। ਜੋ ਕਿਰਿਆ ਨਾਲ ਲਿੰਗ, ਵਚਨ ਤੇ ਕਾਰਕ ਦਾ ਸੰਬੰਧ ਸਥਾਪਿਤ 
ਕਰਦੇ ਹਨ। ਵਾਕ ਨੰ. 3. ਵਿੱਚ ਕਰਤਾ, ਕਰਮ ਤੇ ਪੂਰਕ ਤਿੰਨ ਨਾਂਵ ਵਾਕੰਸ਼ ਵਿਚਰ ਰਹੇ ਹਨ| 
ਬਹੁਵਚਨੀ ਇਕੱਠਵਾਚਕ ਨਾਂਵ “ਪਿੰਡ ਆਲਿਆਂ” ਕਰਤਾ ਨਾਂਵ ਵਾਕੰਸ਼, ਨਾਂਵ “'ਬਿਸਨਾ' ਕਰਮ 
ਨਾਂਵ ਵਾਕੰਸ਼ ਅਤੇ “ਬੱਡਾ ਮਹੰਤ” ਪੂਰਕ ਨਾਂਵ ਵਾਕੰਸ਼ ਹਨ। ਵਾਕ ਵਿੱਚ 'ਪਿੰਡ ਆਲਿਆਂ” 
ਕਰਤਾ ਕਾਰਕ ਰੂਪ ਵਿੱਚ ਅਤੇ 'ਬਿਸਨਾ` ਕਰਮ ਕਾਰਕ ਰੂਪ ਵਿੱਚ ਹਨ। ਜਦ ਕਿ ਕਿਰਿਆ 
ਬਈ ਦਿਤਾ ਸੁਤੰਤਰ ਰੂਪ ਵਿੱਚ ਵਿਚਰ ਰਹੀ ਹੈ, ਭਾਵ ਕਿਰਿਆ ਵਾਕ ਵਿੱਚ ਕਿਸੇ ਨਾਂਵ ਨਾਲ 
ਲਿੰਗ, ਵਚਨ ਤੇ ਕਾਰਕ ਪੱਖੋਂ ਕੋਈ ਸੰਬੰਧ ਸਥਾਪਿਤ ਨਹੀਂ ਕਰਦੀ। ਵਾਕ ਨੰ. 4 ਇਕ 
ਕਰਮਵਾਚੀ ਵਾਕ ਹੈ, ਜਿਸ ਵਿੱਚ ਕਰਮ ਨਾਂਵ “ਪਲੇਗ” ਸਾਧਾਰਨ ਕਾਰਕੀ (001੦1 
1੧੦0110801੮ਫ) ਰੂਪ ਵਿੱਚ ਵਿਚਰਦਾ ਕਿਰਿਆ ਨਾਲ ਲਿੰਗ, ਵਚਨ ਤੇ ਕਾਰਕ ਦਾ ਸੰਬੰਧ 
ਸਥਾਪਿਤ ਕਰਦਾ ਹੈ। 
2.2.3.1. ਨਾਂਵ ਵਾਕੰਸ਼ ਅੰਦਰੂਨੀ ਸੰਰਚਨਾ 

ਡਾ. ਬਲਬੀਰ ਸਿੰਘ ਸੰਧੂ (1968:79) ਅਨੁਸਾਰ ਨਾਂਵ ਵਾਕੰਸ਼ ਦੀ ਅੰਦਰੂਨੀ ਸੰਰਚਨਾ 
ਦੀ ਗੱਲ ਕਰਦੇ ਆਖਦੇ ਹਨ ਕਿ ਪੁਆਧੀ ਦੇ ਇਕ ਵਾਕ ਵਿੱਚ ਇਕ ਤੋਂ ਲੈ ਕੇ ਚਾਰ ਤੱਕ ਵਿਸ਼ੇਸ਼ਕ 
ਇਕੱਠੇ ਵਿਚਰ ਸਕਦੇ ਹਨ। ਉਹਨਾਂ ਅਨੁਸਾਰ ਸੰਕੇਤਬੋਧਕ, ਸੰਬੰਧਬੋਧਕ, ਸੰਖਿਆਬੋਧਕ ਤੇ 
ਗੁਛਬੋਧਕ ਵਿਸ਼ੇਸ਼ਕ ਇਕੱਠੇ ਆ ਸਕਦੇ ਹਨ। ਟਕਸਾਲੀ ਪੰਜਾਬੀ ਵਿੱਚ ਨਾਂਵ ਨਾਲ /ਦਾ/ 
ਸੰਬੰਧਕ ਦੀ ਵਰਤੋਂ ਨਾਲ ਵਿਸ਼ੇਸ਼ਕਾਂ ਦੀ ਗਿਏਤੀ ਨੂੰ ਵਧਾਇਆ ਜਾ ਸਕਦਾ ਹੈ। ਮਲਵਈ 
ਉਪਭਾਸ਼ਾ ਵਿੱਚ ਵੀ ਅਜਿਹਾ ਵਰਤਾਰਾ ਮਿਲਦਾ ਹੈ ਪਰ ਇਥੇ /ਕਾ/ ਸੰਬੰਧਕ ਦੀ ਵਰਤੋਂ ਹੁੰਦੀ 
ਹੈ। 


ਮਲਵਈ ਉਪਭਾਸ਼ਾ ਵਿੱਚ “ਨਾਂਵ ਵਾਕੰਸ਼ ਦੀ ਬਣਤਰ ਦੇ ਪੈਟਰਨ ਹੇਠ ਲਿਖੇ ਅਨੁਸਾਰ 
ਮਿਲਦੇ ਹਨ। 


2.2.3.1.1. ਮੁੱਖ ਸ਼ਬਦ 


30 


ਅਜਿਹੀ ਬਛਤਰ ਵਾਲੇ ਨਾਂਵ ਵਾਕੰਸ਼ ਵਿੱਚ ਮੁੱਖ ਸ਼ਬਦ ਦੇ ਤੌਰ ਤੇ ਸਿਰਫ਼ ਇਕੋ ਸ਼ਬਦ 
ਵਿਚਰਦਾ ਹੈ ਜੋ ਨਾਂਵ ਜਾਂ ਪੜਨਾਂਵ ਹੋ ਸਕਦਾ ਹੈ। 
1. ਕਾਂਟੋ ਫੁਲਾਂ ਤੇ ਖੇਡਦੀ ਐ। 


810 [10018 (ਏ 1੬12501 £. 
2. ਹੰਸਾ ਕਬੱਡੀ ਖੇਡਦਾ ਤੀ। 


186੩ ੧॥੦62121)21 11325038 11. 


ਉਪਰੋਕਤ ਵਾਕ ਨੰ. 1 ਅਤੇ 2 ਵਿੱਚ “ਕਾਂਟੋ` ਅਤੇ “ਹੰਸਾ” ਕਰਤਾ ਨਾਂਵ ਵਾਕੰਸ਼ ਦੇ ਮੁੱਖ 
ਸ਼ਬਦ ਵਜੋਂ ਵਿਚਰ ਰਹੇ ਹਨ। 
2.2.3.1.2. ਵਿਸ਼ੇਸ਼ਕ “ ਮੁੱਖ ਸ਼ਬਦ 

ਅਜਿਹੀ “ਨਾਂਵ ਵਾਕੰਸ਼” ਬਣਤਰ ਵਿੱਚ ਮੁੱਖ ਸ਼ਬਦ ਨਾਂਵ ਜਾਂ ਪੜਨਾਂਵ ਦੇ ਨਾਲ ਸਿਰਫ਼ 
ਇਕ ਵਿਸ਼ੇਸ਼ਕ ਵਰਤਿਆ ਜਾਂਦਾ ਹੈ। ਵਿਸ਼ੇਸ਼ਕ ਦੇ ਸਥਾਨ ਤੇ ਨਿਸ਼ਚਿਤ ਵਿਸ਼ੇਸ਼ਕਾਂ ਜਾਂ 
ਅਨਿਸ਼ਚਿਤ ਵਿਸ਼ੇਸ਼ਕਾਂ ਵਿੱਚੋਂ ਕੋਈ ਇਕ ਵਰਤਿਆ ਜਾ ਸਕਦਾ ਹੈ। ਜਿਵੇਂ: 
ਅਨਿਸ਼ਚਿਤ ਵਿਸ਼ੇਸ਼ਕ “ ਮੁੱਖ ਸ਼ਬਦ 

ਅਜਿਹੀ ਬਛਤਰ ਵਿੱਚ ਮੁੱਖ ਸ਼ਬਦ ਤੋਂ ਪਹਿਲਾਂ ਅਨਿਸ਼ਚਿਤ ਵਿਸ਼ੇਸ਼ਕ ਆਉਂਦੇ ਹਨ, 
ਜਿਨ੍ਹਾਂ ਤੋਂ ਨਾਂਵਾਂ ਦੀ ਨਿਸ਼ਚਿਤ ਸੰਖਿਆ ਦਾ ਪਤਾ ਨਹੀਂ ਲੌਂਗਦਾ ਹੈ। ਇਸ ਸ੍ਰੇਈ ਵਿੱਚ “ਕੁਝ”, 
“ਥੋੜੋ`, “ਕਈ”, ਆਦਿ ਅਨਿਸ਼ਚਿਤ ਵਿਸ਼ੇਸ਼ਕ ਵਰਤੇ ਜਾਂਦੇ ਹਨ| 


3. ਕੁਛ-ਕ ਮੁੰਡੇ ਖੇਤ ਗਏ ਨੇ। 


੧੧6॥-॥ ॥01)੬ ੧੬੧ 25 1. 
4. ਥੋੜੋ-ਜੇ ਖਿਡਾਰੀ ਅਜੇ ਬੀ ਬਾਹਰ ਤੀ। 


11010-]0 111)811 5] 01 98151 01. 
5. ਕਈ ਬਿਦਿਆਰਥੀ ਖੇਡਈ ਨਹੀ ਚਾਹੁੰਦੇ ਤੇ। 


੪1 01018173111 1੬0੪॥8 1611 0816 0 (€. 


31 


ਮਲਵਈ ਉਪਭਾਸ਼ਾ ਵਿੱਚ “ਕੁਛ-ਕ”, “ਥੋੜੇ-ਜੇ`. “ਕਈ”, ਹਰੇਕ, ਆਦਿ ਅਨਿਸ਼ਚਿਤ 
ਵਿਸ਼ੇਸ਼ਕ ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਸਾਰੇ ਅਨਿਸ਼ਚਿਤ ਵਿਸ਼ੇਸ਼ਕ 
ਸਿਰਫ਼ ਮੁੱਖ ਸ਼ਬਦ ਬਹੁਵਚਨ ਰੂਪ ਨਾਲ ਰੀ ਵਰਤੇ ਜਾਂਦੇ ਹਨ। ਇਹ ਵਿਸ਼ੇਸ਼ਕ ਆਪਏ ਵਿਸ਼ੇਸ਼ 
ਦੇ ਲਿੰਗ ਅਨੁਸਾਰ ਆਪਈ ਰੂਪ ਵਟਾ ਵੀ ਲੈਂਦੇ ਹਨ ਅਤੇ ਨਹੀਂ ਵੀ ਵਟਾਉਂਦੇ। ਜਿਵੇਂ ਨਿਮਨ 
ਵਾਕਾਂ ਵਿੱਚ ਵਿਸ਼ੇਸ਼ਕ 'ਕੁਛ-ਕ” ਆਪਏ ਵਿਸ਼ੇਸ਼ ਅਨੁਸਾਰ ਆਪਈ ਰੂਪ ਨਹੀਂ ਬਦਲਦਾ ਪਰ 
ਵਿਸ਼ੇਸ਼ਕ ਥੋੜੀਆਂ-ਜਈਆਂ ਆਪਏ ਲਿੰਗ ਅਨੁਸਾਰ ਆਪਈ ਰੂਪ ਬਦਲਦਾ ਹੈ। 
6. ਕੁਛ-ਕ ਕੁੜੀਆਂ ਖੇਤ ਗਈਆਂ ਨੇ। 


01611-੧0118 10੬1 ਠ518 1ਏ. 
7. ਥੋੜੀਆਂ-ਜਈਆਂ ਖਿਡਾਰਈ ਅਜੇ ਵੀ ਬਾਹਰ ਤੀ। 


1101੧13-1315 ॥1117811੧8 2] 01 08051 11. 
ਕ੍ਰਮਬੋਧਕ ਵਿਸ਼ੇਸ਼ਕ “ ਮੁੱਖ ਸ਼ਬਦ 
ਜਿਨ੍ਹਾਂ ਵਿਸ਼ੇਸ਼ਕਾਂ ਤੋਂ ਕਰਤਾ/ਕਰਮ ਦੇ ਕ੍ਰਮ ਦਾ ਬੋਧ ਹੁੰਦਾ ਹੈ, ਇਨ੍ਹਾ ਨੂੰ ਕ੍ਰਮਬੋਧਕ 
ਵਿਸ਼ੇਸ਼ਣ ਆਖਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਮੂਰਲਾ, ਪਿਛਲਾ, ਪਹਿਲਾ, ਦੂਸਰਾ 
ਆਦਿ ਕ੍ਰਮਬੋਧਕ ਵਿਸ਼ੇਸ਼ਕ ਵਰਤੇ ਜਾਂਦੇ ਹਨ। 


8. ਅਗਲਾ ਖਿਡਾਰੀ ਜਿੱਤ ਜਾਊਗਾ। 


੪2918 1001) 111 18023. 
9. ਪਹਿਲਾ ਮੁੰਡਾ ਤੇਜ ਭਜਦਾ ਐ। 


[19118 11018 (€] 761603 £. 
10. ਮੂਰਲੀ ਮੈਂਸ ਬੱਧ ਦੁੱਧ ਦਿੰਦੀ ਐ। 


0101611 11੬5 9੪006 00006 0101 ੬. 
ਮਲਵਈ ਉਪਭਾਸ਼ਾ ਵਿੱਚ ਵਰਤੋ ਜਾਂਦੇ ਸਾਰੇ ਕ੍ਰਮਬੋਧਕ ਵਿਸ਼ੇਸ਼ਕ ਆਪਣ ਵਿਸ਼ੇਸ਼ ਦੇ ਲਿੰਗ 


ਅਤੇ ਵਚਨ ਅਨੁਸਾਰ ਆਪਈ ਰੂਪ ਵਟਾਉਂਦੇ ਹਨ। ਜਿਵੇਂ:- 


0, ਅਗਲਿਆਂ ਖਿਡਾਰੀਆਂ ਨੇ ਤਮਗਾ ਜਿੱਤ ਲਿਆ। 


੪26115 111)8113 1 (61128 11113. 


32 


12, 


[ਸਿ 


ਪਹਿਲੀ ਕੁੜੀ ਤੇਜ ਭਜਦੀ ਐ। 


[191111 11 (€] 51301 £. 
ਮੂਰਲੀਆਂ ਮੈਂਸਾ ਵੱਧ ਦੁੱਧ ਦਿੰਦੀਆ ਨੇ। 


11013118 1੧੬5੩ 08006 00006 01013 ॥੬. 


ਪੂਰਨ ਸੰਖਿਆ ਬੋਧਕ ਵਿਸ਼ੇਸ਼ਟ “ ਮੁੱਖ ਸ਼ਬਦ 


14. 


1. 


16. 


ਛੱਤੀ ਘਰਾਂ ਨੇ ਪਹਿਲਬਾਨ ਪਾਲਿਆ ਹੋਇਆ ਤੀ। 


61161 ੦13 1੬ 7101161031 3113 1013 01. 
ਦੋ ਬੱਕਰੀਆਂ ਸੌਲਾਂ ਸੇਰ ਦੁੱਧ ਦਿੰਦੀਆਂ ਨੇ। 
00 0988113 8੨18 5 000ਹਰ 01015 11੬. 


ਇਕ ਸੌ ਸਤਾਰਾਂ ਘੋੜੇ ਦੌੜੇ ਤੀ। 


1 ੧੨ 6੪818. 0੧੬ 0੮1੧੬ 11. 


ਉਪਰੋਕਤ ਵਾਕਾਂ ਵਿੱਚ ਛੱਤੀ, ਦੋ, ਇਕ ਸੌ ਦੋ ਆਦਿ ਪੂਰਨ ਸੰਖਿਆ ਬੋਧਕ ਵਿਸ਼ੇਸ਼ਕ 


ਵਰਤੇ ਗਏ ਹਨ। ਇਕ ਤੋਂ ਸੌ ਤੱਕ ਦੀ ਪੂਰੀ ਸਾਰੀ ਗਿਣਤੀ ਇਸ ਸ੍ਰੇਈ ਦੇ ਅਧੀਨ ਆਉਂਦੀ ਹੈ। 


ਭਾਵ ਸਾਰੀਆਂ ਗਿਫਤਕ ਸੰਖਿਆਵਾਂ ਨੂੰ ਪੂਰਨ ਸੰਖਿਆ ਬੋਧਕ ਵਿਸ਼ੇਸ਼ਕ ਦੇ ਤੌਰ ਤੇ ਵਰਤਿਆ ਜਾ 


ਸਕਦਾ ਹੈ। ਵਾਕ ਨੰ. 16 ਵਿੱਚ ਪੂਰਨ ਸੰਖਿਆ ਵਿਸ਼ੇਸ਼ਏ ਵਾਕੰਸ਼ ਪੂਰਨ ਸੰਖਿਆ ਬੋਧਕ ਦਾ 


ਕਾਰਜ ਨਿਭਾਅ ਰਿਹਾ ਹੈ। 


ਸਮੁੱਚਤਾਬੋਧਕ ਵਿਸ਼ੇਸ਼ਕ “ ਮੁੱਖ ਸ਼ਬਦ 


17. 


16. 


[ਨ 


ਦੋਨੋ ਪੁਤ ਮਾਂ ਕੋਲੇ ਬਗ ਗੇ। 


0011 [711 118 ੮੦10 09 £€. 
ਸਾਰੇ ਮੁੰਡੇ ਮੈਂਸਾਂ ਚਾਰਦੇ ਤੇ। 


8810 1001)6 11688 87600 (੬ 


ਸਾਰੀਆਂ ਕੁੜੀਆਂ ਘਰਾਂ ਨੂੰ ਮੁੜ ਗੀਆਂ। 


58113 01318 ॥`ਰ18 ॥0 1101੧ £18. 


33 


ਉਪਰੋਕਤ ਵਾਕ ਨੰ. 17-21 ਵਿੱਚ 'ਦੋਨੋਂ”, “ਸਾਰੇ”, “ਸਾਰੀਆਂ” ਸਮੁੱਚਤਾਬੋਧਕ 
ਵਿਸ਼ੇਸ਼ਕ ਕ੍ਰਮਵਾਰ ਆਪਏ ਮੁੱਖ ਸ਼ਬਦ 'ਪੁਤ', 'ਮੁੰਡੇ` ਅਤੇ “ਕੁੜੀਆਂ” ਤੋਂ ਪਹਿਲਾਂ ਆ ਰਹੇ 
ਹਨ। ਡਾ. ਕਵਲਜੀਤ ਕੋਰ ਜੱਸਲ (1998:61) ਅਨੁਸਾਰ ਪੂਰਨ ਸੰਖਿਆ ਬੋਧਕ ਵਿਸ਼ੇਸ਼ਕਾਂ 
ਦੇ ਨਾਲ /-ਉ/ ਜਾਂ /-ਨੌ/ ਲਗਾ ਕੇ ਸਮੁੱਚਤਾਬੋਧਕ ਵਿਸ਼ੇਸ਼ਕ ਬਈਏ ਜਾ ਸਕਦੇ ਹਨ। 
ਸਮੁੱਚਤਾਬੋਧਕ ਵਿਸ਼ੇਸ਼ਕ “ਸਾਰੇ” ਦਾ ਰੂਪ ਆਪਏ ਵਿਸ਼ੇਸ਼ ਦੇ ਲਿੰਗ ਅਨੁਸਾਰ ਬਦਲਦਾ ਹੈ, 
ਜਦਕਿ ਸਮੁੱਚਤਾਬੋਧਕ ਵਿਸ਼ੇਸ਼ਕ ਰੂਪ “ਸਭ” ਆਪਏ ਵਿਸ਼ੇਸ਼ ਦੇ ਲਿੰਗ ਅਨੁਸਾਰ ਆਪਈ ਰੂਪ 
ਨਹੀ ਬਦਲਦਾ । ਜਿਵੇਂ :- 


20. ਸਾਰਿਆਂ ਬਿਦਿਆਰਥੀਆਂ ਨੇ ਛੁੱਟੀ ਕਰ ਲੀ। 


88118 01018131113 1 €111111 ੧੪111. 


ਉਹ ਸਾਰੇ ਮੁੰਡੇ ਬਗ ਗੇ। 


5816 1001) 03 £ਏ. 
22. ਸਾਰੀਆਂ ਕੁੜੀਆਂ ਨੇ ਛੁੱਟੀ ਕਰ ਲੀ। 


88118 ੧318 1 10111 8111. 


ਸੰਕੇਤਬੋਧਕ ਵਿਸ਼ੇਸ਼ਏ “ ਮੁੱਖ ਸ਼ਬਦ 

ਅਜਿਹੇ ਵਿਸ਼ੇਸ਼ ਜੋ ਆਪਏ ਮੁੱਖ ਸ਼ਬਦ ਕਰਤਾ ਨਾਲ ਆ ਕੇ, ਕਰਤਾ ਦੀ ਸਥਿਤੀ ਬਾਰੇ 
ਜਾਏਕਾਰੀ ਦੇ, ਅਜਿਹੇ ਵਿਸ਼ੇਸ਼ਕਾਂ ਨੂੰ ਸੰਕੇਤਬੋਧਕ ਵਿਸ਼ੇਸ਼ਕ ਅਖਿਆ ਜਾਂਦਾ ਹੈ। 

ਅਜਿਹੇ ਵਿਸ਼ੇਸ਼ਕਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਕ ਆਖਦੇ ਹਨ। ਇਹਨਾਂ ਵਿਸ਼ੇਸ਼ਕਾਂ ਦੀਆਂ 
ਅੱਗੋਂ ਦੋ ਵੰਨਗੀਆਂ ਹਨ: ਨਿਕਟਵਰਤੀ ਅਤੇ ਦੂਰਵਰਤੀ ਵਿਸ਼ੇਸ਼ਣ ਮਲਵਈ ਭਾਸ਼ਾ ਵਿੱਚ ਏਹ, 
ਆਹ, ਐਹ ਨਿਕਟਵਰਤੀ ਵਿਸ਼ੇਸ਼ਕ ਹਨ ਅਤੇ ਔਹ ਤੇ ਉਹ ਦੂਰਵਰਤੀ ਵਿਸ਼ੈਸ਼ਕ ਵਰਤੇ ਜਾਂਦੇ 
ਹਨ| 


23. ਆਰ ਮੁੰਡਾ ਤੇਜ ਦੌੜਦਾ ਐ। 


81 1101)8 ੧੬] 0>੧੧੪0੩ £. 
24. ਏਹ ਕੁੜੀ ਗੋਹਾ ਸਿੱਟਦੀ ਐ। 


34 


€॥ ॥01੧1 008 511101 ਟ. 
ਗਿ ਆਹ ਮੁੰਡੇ ਤੇਜ ਦੌੜਦੇ ਨੇ। 


81 1101) ੧੬] 0੨300 ॥. 
26. ਏਹ ਕੁੜੀਆਂ ਗੋਹਾ ਸਿੱਟਦੀਆਂ ਨੇ। 


€1 ੮1੧18 2008 5111018 1. 
27. ਔਹ ਕੁੜੀ ਗੋਹਾ ਸਿੱਟਦੀ ਐ। 


੨1 ੮011 2018 511101 ਟ. 
9 ਉਹ ਮੁੰਡਾ ਸੇਬ ਖਾਂਦਾ ਐ। 


01 16193 5੬6 1808 £. 
29. ਔਰ ਕੁੜੀਆਂ ਗੋਹਾ ਸਿੱਟਦੀਆਂ ਨੇ। 


੨1 ੮0118 2013 5111018 12. 
30. ਉਹ ਮੁੰਡੇ ਸੇਬ ਖਾਂਦੇ ਨੇ। 


0॥ 019੬ 5੬6 180੬ ॥੬. 
ਉਪਰੋਕਤ ਵਾਕ (23-26) ਨਿਕਟਵਰਤੀ ਸੰਕੇਤਬੋਧਕ ਵਿਸ਼ੇਸ਼ਕ ਵਰਤੇ ਗਏ ਹਨ ਜਦ 


ਕਿ ਵਾਕ (27-3%) ਦੂਰਵਰਤੀ ਸੰਕੇਤਬੋਧਕ ਵਿਸ਼ੇਸ਼ਕ ਵਰਤੇ ਗਏ ਹਨ। ਮਲਵਈ ਭਾਸ਼ਾ ਵਿੱਚ 
ਸੰਕੇਤਬੋਧਕ ਵਿਸ਼ੇਸ਼ਕ ਆਪਏ ਵਿਸ਼ੇਸ਼ ਕਰਤਾ ਦੇ ਲਿੰਗ ਅਤੇ ਵਚਨ ਅਨੁਸਾਰ ਆਪਈ ਰੂਪ 
ਰੂਪਾਂਤਰਿਤ ਨਹੀਂ ਕਰਦੇ ਹਨ। 
ਗੁਣਬੋਧਕ ਵਿਸ਼ੇਸ਼£ “ ਮੁੱਖ ਸ਼ਬਦ 

ਮਾਸਟਰ ਕਰਮ ਸਿੰਘ ਗੰਗਾਵਾਲਾ (1929:117) ਅਨੁਸਾਰ ਜੋ ਵਿਸ਼ੇਸ਼ਏ ਗੁਏ ਔਗੁਏ ਦੱਸ 
ਕੇ ਕਿਸੇ ਨਾਂਵ ਜਾਂ ਪੜਨਾਂਵ ਦੀ ਵਰਤੋਂ ਨੂੰ ਆਮ ਤੋਂ ਖਾਸ ਬਈਵੇ, ਉਸਨੂੰ ਗੁਣਵਾਚਕ ਵਿਸ਼ੇਸ਼ਣ 
ਕਿਹਾ ਜਾਂਦਾ ਹੈ। ਭਾਵ ਨਾਂਵ-ਵਾਕੰਸ਼ ਵਿੱਚ ਅਜਿਹੇ ਵਧਾਇਕੀ ਤੱਤ ਜੋ ਸ਼ਬਦ ਦਾ ਗੁਣ ਔਗੁਣ 
ਦੱਸਣ ਲਈ ਵਰਤੇ ਜਾਂਦੇ ਹਨ, ਗੁਛਬੋਧਕ ਵਿਸ਼ੇਸ਼ਕ ਅਖਵਾਉਂਦੇ ਹਨ। ਗੁਛਬੋਧਕ - ਮੁੱਖ 


ਸ਼ਬਦ ਕਰਤਾ ਨਾਂਵ ਵਾਕੰਸ਼ ਬਣਤਰ ਵਿੱਚ ਮੁੱਖ-ਸ਼ਬਦ ਨਾਲ ਇਕ ਗੁਏਬੋਧਕ ਵਿਸ਼ੇਸ਼ 


35 


ਵਰਤਿਆ ਜਾਂਦਾ ਹੈ। ਗੁਛਬੋਧਕ ਵਿਸ਼ੇਸ਼ਕ ਦੋ ਪ੍ਰਕਾਰ ਦੇ ਹੁੰਦੇ ਹਨ। ਗੁਛਬੋਧਕ ਵਿਕਾਰੀ 


ਵਿਸ਼ੇਸ਼ਣ ਅਤੇ ਗੁਛਬੋਧਕ ਅਵਿਕਾਰੀ ਵਿਸ਼ੇਸ਼ਏ। 


ਗੁਛਬੋਧਕ ਵਿਕਾਰੀ ਵਿਸ਼ੇਸ਼ 


31. 


੬ 0 


ਪੀ 


34. 


੬ ਦਲ 


1 


ਰੱਜੀ ਬੁੜੀ ਕੁਢਰ ਐ। 
16111 09011 ੧01)371 ਟ. 
ਲੰਗੜਾ ਮੁੰਡਾ ਪੜਨ 'ਚ ਛਿਆਰ ਐ। 


16 23198 16198 ੪1੧੦॥ € 0181 £. 
ਠੰਡਾ ਪਾਈ ਜਖਾਮ ਕਰਦੈ। 


1181)8 81 1੪871 ੮੪7੪0. 
ਠੰਡੀ ਕੁਲਫੀ ਦੰਦ ਠਾਰਦੀ ਐ। 


1180171 1੪੧ 080 11089301 £. 
ਕਾਲੇ ਮੁੰਡੇ ਤੇਜ ਦੌੜਦੇ ਨੇ। 


੧੩1 1019੬ (੬ 0੨੦0੬ ॥੦. 
ਕਾਲਿਆਂ ਮੁੰਡਿਆਂ ਨੇ ਰੇਸ ਜਿੱਤ ਲਈ। 


੧8113 ॥001)08 ੧੬ 7 111 181. 


ਉਪਰੋਕਤ ਵਾਕਾਂ ਵਿੱਚ ਰੱਜੀ, ਕਾਲਾ, ਕਾਲੇ, ਕਾਲਿਆ, ਲੰਗੜਾ, ਠੰਡਾ, ਠੰਡੀ ਆਦਿ 


ਵਿਕਾਰੀ ਗੁਛਬੋਧਕ ਵਿਸ਼ੇਸ਼ਕ ਵਰਤੇ ਗਏ ਹਨ। ਜੋ ਆਪਏ ਵਿਸ਼ੇਸ਼ ਤੋਂ ਪਹਿਲਾਂ ਵਿਚਰ ਕੇ ਉਸਦੇ 


ਗੁਏ,ਅੰਗੁਏ ਦੋ ਬੋਧ ਕਰਵਾਉਂਦੇ ਹਨ। ਇਹ ਵਿਸ਼ੇਸ਼ਕ ਆਪਏ ਵਿਸ਼ੇਸ਼ ਦੇ ਲਿੰਗ ਵਚਨ ਤੇ ਕਾਰਕ 


ਅਨੁਸਾਰ ਆਪਈ ਰੂਪ ਰੁਪਾਂਤਰਿਤ ਕਰਦੇ ਹਨ। 


ਗੁਛਬੋਧਕ ਅਵਿਕਾਰੀ ਵਿਸ਼ੇਸ਼ਏ 


੬ 


ਉਸ 


ਹੀ ਹੈ, 


ਲਾਲ ਘੋੜਾ ਤੇਜ ਦੌੜਿਆ। 


1੧1 20੧8 ੧] 0>13. 
ਲਾਲ ਘੋੜੀ ਤੇਜ ਦੌੜੀ। 


1੧1 201 ੧੬] 0੮1੧1. 
ਚਾਹ ਜਮਾਂ ਗਰਮ ਤੀ। 


681 ]੪108ੈ ੪1611 11. 


36 


ਉਪਰੋਕਤ ਵਾਕਾਂ ਵਿੱਚ ਲਾਲ, ਗਰਮ ਆਦਿ ਅਵਿਕਾਰੀ ਗੁਛਬੋਧਕ ਵਿਸ਼ੇਸ਼ਕ ਵਰਤੇ ਗਏ 
ਹਨ। ਜੋ ਲਿੰਗ, ਵਚਨ ਤੇ ਕਾਰਕ ਅਨੁਸਾਰ ਆਪਈ ਰੂਪ ਰੁਪਾਂਤਰਿਤ ਨਹੀਂ ਕਰਦੇ ਹਨ। 
2.2.3.1.3. ਵਿਸ਼ੇਸ਼ਕ “ ਵਿਸ਼ੇਸ਼ਕ “ ਮੁੱਖ ਸ਼ਬਦ 

ਅਜਿਹੀ ਕਰਤਾ ਨਾਂਵ ਵਾਕੰਸ਼ ਬਣਤਰ ਵਾਲੇ ਵਾਕਾਂ ਵਿੱਚ ਮੁੱਖ ਸ਼ਬਦ ਨਾਂਵ ਜਾਂ ਪੜਨਾਂਵ 
ਦੇ ਨਾਲ ਦੋ ਵਿਸ਼ੇਸ਼ਕ ਵਰਤੇ ਜਾਂਦੇ ਹਨ। ਕਵਲਜੀਤ ਕੋਰ ਜੱਸਲ (1998:73) ਅਨੁਸਾਰ 
ਅਜਿਹੀ ਬਣਤਰ ਵਾਲੇ ਨਾਂਵ ਵਾਕੰਸ਼ ਵਿੱਚ ਇਕ ਵਿਸ਼ੇਸ਼ਕ ਅਨਿਸ਼ਚਿਤ ਵਿਸ਼ੇਸ਼ਕਾਂ ਦੀ ਸ੍ਰੇਈ ਅਤੇ 
ਦੂਸਰਾ ਵਿਸ਼ੇਸ਼ਕ ਨਿਸ਼ਚਿਤ ਵਿਸ਼ੇਸਕਾਂ ਦੀ ਸ੍ਰੋਈ ਵਿੱਚੋਂ ਵਰਤਿਆ ਜਾਂਦਾ ਹੈ ਜਾਂ ਦੋਵੇਂ ਵਿਸ਼ੇਸ਼ਕ 
ਨਿਸ਼ਚਿਤ ਵਿਸ਼ੇਸ਼ਕਾਂ ਦੀ ਸ੍ਰੇਈ ਵਿੱਚੋਂ ਵਰਤੇ ਜਾਂਦੇ ਹਨ। ਇਸ ਲਈ ਇਸ ਤਰਤੀਬ ਨੂੰ 
ਅਨਿਸ਼ਚਿਤ “ ਨਿਸ਼ਚਿਤ “ ਮੁੱਖ ਸ਼ਬਦ, ਨਿਸ਼ਚਿਤ - ਅਨਿਸ਼ਚਿਤ “ ਮੁੱਖ ਸ਼ਬਦ ਅਤੇ 
ਨਿਸ਼ਚਿਤ - ਨਿਸ਼ਚਿਤ - ਮੁੱਖ ਸ਼ਬਦ ਵਿੱਚ ਵੰਡਿਆ ਗਿਆ ਹੈ। 
ਅਨਿਸ਼ਚਿਤ - ਨਿਸ਼ਚਿਤ “ ਮੁੱਖ ਸ਼ਬਦ 

ਮਲਵਈ ਉਪਭਾਸ਼ਾ ਵਿੱਚ ਅਜਿਹੀ ਬਣਤਰ ਵਾਲੇ ਕਰਤਾ ਨਾਂਵ ਵਾਕੰਸ਼ ਵਿੱਚ ਮੁੱਖ ਸ਼ਬਦ 
ਨਾਂਵ ਜਾਂ ਪੜਨਾਂਵ ਨਾਲ ਇਕ ਅਨਿਸ਼ਚਿਤ ਅਤੇ ਇਕ ਨਿਸ਼ਚਿਤ ਵਿਸ਼ੇਸਕ ਵਰਤਿਆ ਜਾਂਦਾ ਹੈ। 
ਮਲਵਈ ਉਪਭਾਸ਼ਾ ਦੀ ਅਜਿਹੀ ਬਣਤਰ ਵਿੱਚ ਅਨਿਸ਼ਚਿਤ ਵਿਸ਼ੇਸ਼ਕਾਂ ਨਾਲ, ਨਿਸ਼ਚਿਤ 
ਵਿਸ਼ੇਸ਼ਕ ਸ੍ਰਈ ਦੇ ਕੇਵਲ ਗੁਛਬੋਧਕ ਵਿਸ਼ੇਸ਼ਕ ਅਤੇ ਵਾਕੰਸ਼ੀ ਵਿਸ਼ੇਸ਼ਕ ਹੀ ਵਰਤੇ ਜਾਂਦੇ ਹਨ। 
ਮਿਕਬੋਧਕ, ਸਮੁੱਚਤਾਬੋਧਕ, ਸੰਕੇਤਬੋਧਕ ਅਤੇ ਸੰਬੰਧਬੋਧਕ ਵਿਸ਼ੇਸ਼ਕ ਨਹੀਂ ਵਰਤੇ ਜਾਂਦੇ ਹਨ। 


40. ਹਰੇਕ ਸੋਹਛਾ ਖਿਡਾਰੀ ਸੋਹਈ ਨਹੀ ਖੇਡਦਾ। 


1੪1੬ $01671]8 ਵ111)811 $01918 1611 1003. 
41. ਕੁਛ ਕਾਲੇ ਘੋੜੇ ਤੇਜ ਦੌੜੇ ਤੀ। 


07611 ੩1੦ 01੬ ੧੬] 0੮1੧੬ 11. 
ਅਜਿਹੀ ਬਏਤਰ ਵਿੱਚ ਅਨਿਸ਼ਚਿਤ ਸੰਖਿਆਬੋਧਕ ਵਿਸ਼ੇਸ਼ਏ ਦਾ ਸਥਾਨ ਪਹਿਲਾ, 


ਗੁਛਬੋਧਕ ਵਿਸ਼ੇਸ਼ਕ ਦਾ ਸਥਾਨ ਦੂਸਰਾ ਅਤੇ ਮੁੱਖ ਸ਼ਬਦ ਤੀਸਰੇ ਸਥਾਨ ਉੱਤੇ ਹੁੰਦਾ ਹੈ। 


ਉਪਰੋਕਤ ਵਾਕ 40 ਅਤੇ 41 ਵਿੱਚ ਅਨਿਸ਼ਚਿਤ ਵਿਸ਼ੇਸ਼ਕ ਸ਼ਬਦ “ਹਰੇਕ”, “ਕੁਛ” ਪਹਿਲੇ 


37 


ਸਥਾਨ ਅਤੇ ਗੁਛਬੋਧਕ ਨਿਸ਼ਚਿਤ ਵਿਸ਼ੇਸ਼ਕ ਸ਼ਬਦ 'ਸੋਹਈ', “ਕਾਲੇ” ਦੂਸਰੇ ਸਥਾਨ ਉੱਤੇ 
ਵਿਚਰ ਰਹੇ ਹਨ| 
ਨਿਸ਼ਚਿਤ “ ਅਨਿਸ਼ਚਿਤ “ ਮੁੱਖ ਸ਼ਬਦ 

ਮਲਵਈ ਉਪਭਾਸ਼ਾ ਵਿੱਚ ਅਜਿਹੀ ਬਣਤਰ ਵਾਲੇ ਕਰਤਾ ਨਾਂਵ ਵਾਕੰਸ਼ ਵਿੱਚ ਮੁੱਖ ਸ਼ਬਦ 
ਨਾਂਵ ਜਾਂ ਪੜਨਾਂਵ ਨਾਲ ਇਕ ਨਿਸ਼ਚਿਤ ਅਤੇ ਇਕ ਅਨਿਸ਼ਚਿਤ ਵਿਸ਼ੇਸਕ ਵਰਤਿਆ ਜਾਂਦਾ ਹੈ। 
ਮਲਵਈ ਉਪਭਾਸ਼ਾ ਦੀ ਅਜਿਹੀ ਬਣਤਰ ਵਿੱਚ ਅਨਿਸ਼ਚਿਤ ਵਿਸ਼ੇਸ਼ਕਾਂ ਨਾਲ, ਨਿਸ਼ਚਿਤ 
ਵਿਸ਼ੇਸ਼ਕ ਸ੍ਰੇਈ ਦੇ ਕੇਵਲ ਸੰਕੇਤਬੋਧਕ ਵਿਸ਼ੇਸ਼ਕ ਹੀ ਵਰਤੇ ਜਾਂਦੇ ਹਨ। ਮਿਕਬੋਧਕ, 
ਸਮੁੱਚਤਾਬੋਧਕ, ਗੁਛਬੋਧਕ ਅਤੇ ਸੰਬੰਧਬੋਧਕ ਵਿਸ਼ੇਸ਼ਕ ਨਹੀਂ ਵਰਤੇ ਜਾਂਦੇ ਹਨ। 

42. ਆਹ ਕੁਛ ਲੋਕ ਬਹਾਵਲਪੁਰ ਤੋਂ ਆਏ ਨੇ। 


811 (1611 10 03118੧੪1]001 (6 3 02. 
43. ਔਹ ਥੋੜੇ-ਜੇ ਖਿਡਾਰੀ ਬਧੀਆ ਖੇਡੇ ਤੀ। 


੨1੧ (10₹0-]0 ਵ111)811 0੪013 11 01. 
44. ਏਹ ਕੁਛ-ਕ ਮ-:ਹੈਂਸਾਂ ਚਰ ਕੇ ਆਈਆਂ ਨੇ। 


1 ॥੧੦॥-॥ 1੧£੧8 ੦1 ੬ 818 ॥ਇ. 


ਉਪਰੋਕਤ ਵਾਕਾਂ ਵਿੱਚ ਆਹ, ਔਹ, ਏਹ ਸੰਕੇਤਬੋਧਕ ਨਿਸ਼ਚਿਤ ਵਿਸ਼ੇਸ਼ਕ ਹਨ ਅਤੇ 
ਕੁਛ, ਥੋੜੇ-ਜੇ, ਕੁਛ-ਕ ਅਨਿਸ਼ਚਿਤ ਵਿਸ਼ੇਸ਼ਕ ਹਨ। ਮਲਵਈ ਉਪਭਾਸ਼ਾ ਵਿੱਚ ਜੇਕਰ 
ਸੰਕੇਤਬੋਧਕ ਵਿਸ਼ੇਸ਼ਟ ਅਤੇ ਅਨਿਸ਼ਚਿਤ ਵਿਸ਼ੇਸ਼ਣ ਇਕੱਠੇ ਵਿਚਰ ਰਹੇ ਹੋਏ ਤਾਂ ਨਿਸ਼ਚਿਤ 
ਵਿਸ਼ੇਸ਼ਏ ਦਾ ਸਥਾਨ ਪਹਿਲਾ ਅਤੇ ਅਨਿਸ਼ਚਿਤ ਵਿਸ਼ੇਸਣ ਦਾ ਸਥਾਨ ਦੂਸਰਾ ਹੁੰਦਾ ਹੈ। 
ਨਿਸ਼ਚਿਤ “ ਨਿਸ਼ਚਿਤ “ ਮੁੱਖ ਸ਼ਬਦ 

ਅਜਿਹੀ ਬਛਤਰ ਵਿੱਚ ਮੁੱਖ ਸ਼ਬਦ ਨਾਂਵ ਜਾਂ ਪੜਨਾਂਵ ਨਾਲ ਦੋ ਨਿਸ਼ਚਿਤ ਵਿਸ਼ੇਸ਼ਕ 
ਵਿਚਰ ਰਹੇ ਹੁੰਦੇ ਹਨ| ਮਲਵਈ ਉਪਭਾਸ਼ਾ ਵਿੱਚ ਦੋ ਨਿਸ਼ਚਿਤ ਵਿਸ਼ੇਸ਼ਕਾਂ ਦੀ ਵਰਤੋਂ ਨਿਮਨ 
ਅਨੁਸਾਰ ਹੁੰਦੀ ਹੈ। 

45. ਐਹ ਚਿੱਟਾ ਢੱਗਾ ਬਧੀਆ ਬਗਦੈ। 


38 


£॥ 1113 16728 93013 98260. 
46. ਏਹ ਸੁੱਕੀ ਲੱਕੜ ਬਧੀਆ ਬਲਦੀ ਐ। 


€॥ 81 186੦੧ 03013 761301 ਏ. 
47. ਆਹ ਗਭਰੂਟ ਮੁੰਡੇ ਪਿੰਡ ਦੀ ਸਾਨ ਨੇ। 


811 608701 1101) 11) 01 58 1੦. 
ਜੇਕਰ ਇਕ ਨਾਂਵ ਵਾਕੰਸ਼ ਵਿੱਚ ਸੰਕੇਤਬੋਧਕ ਵਿਸ਼ੇਸ਼ਕ ਅਤੇ ਗੁਏਬੋਧਕ ਵਿਸ਼ੇਸ਼ਕ 


ਇਕੱਠੇ ਵਿੱਚ ਰਹੇ ਹੋਏ ਤਾਂ ਕਰਤਾ ਨਾਂਵ ਵਾਕੰਸ਼ ਤੱਤਾਂ ਦੀ ਤਰਤੀਬ ਸੰਕੇਤਬੋਧਕ ਵਿਸ਼ੇਸ਼ਕ % 
ਗੁਛਬੋਧਕ ਵਿਸ਼ੇਸ਼ਕ “ ਮੁੱਖ ਸ਼ਬਦ ਵਾਲੀ ਹੁੰਦੀ ਹੈ। ਅਜਿਹੀ ਬਛਤਰ ਵਿੱਚ ਸੰਕੇਤਬੋਧਕ 
ਵਿਸ਼ੇਸ਼ਕ ਮੁੱਖ ਸ਼ਬਦ ਦੇ ਲਿੰਗ ਅਨੁਸਾਰ ਆਪਈ ਰੂਪ ਨਹੀਂ ਬਦਲਦੇ ਹਨ, ਜਦਕਿ ਕੁਝ 
ਗੁਛਬੋਧਕ ਵਿਸ਼ੇਸ਼ਕ ਮੁੱਖ ਸ਼ਬਦ ਦੇ ਲਿੰਗ ਅਤੇ ਵਚਨ ਅਨੁਸਾਰ ਆਪਏ ਰੂਪ ਬਦਲਦੇ ਹਨ 
ਅਤੇ ਕੁਝ ਗੁਛਬੋਧਕ ਵਿਸ਼ੇਸ਼ਕ ਮੁੱਖ ਸ਼ਬਦ ਦੇ ਲਿੰਗ ਅਤੇ ਵਚਨ ਅਨੁਸਾਰ ਆਪਏ ਰੂਪ ਨਹੀਂ 
ਬਦਲਦੇ । 
2.2.3.1.4. ਵਿਸ਼ੇਸ਼ਕ  ਵਿਸ਼ੇਸ਼ਕ “ ਵਿਸ਼ੇਸ਼ਕ “ ਮੁੱਖ ਸ਼ਬਦ 

ਅਜਿਹੀ ਬਛਤਰ ਵਾਲੇ ਵਾਕ ਵਿੱਚ ਤਿੰਨ ਵਿਸ਼ੇਸ਼ਕ ਆਉਂਦੇ ਹਨ। ਇਹ ਤਿੰਨੋਂ ਵਿਸ਼ੇਸ਼ਕ 
ਨਿਸ਼ਚਿਤ ਵਿਸ਼ੇਸ਼ਕਾਂ ਦੀ ਸ੍ਰਈ ਦੇ ਹੋ ਸਕਦੇ ਹਨ ਜਾਂ ਦੋ ਨਿਸ਼ਚਿਤ ਵਿਸ਼ੇਸ਼ਕ ਅਤੇ ਇਕ 
ਅਨਿਸ਼ਚਿਤ ਵਿਸ਼ੇਸ਼ਕ ਹੋ ਸਕਦਾ ਹੈ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ ਵਾਕੰਸ਼ ਵਿੱਚ 
ਜੇਕਰ ਤਿੰਨ ਵਿਸ਼ੇਸ਼ਕ ਵਰਤੇ ਜਾਏ ਤਾਂ ਉਹਨਾਂ ਦੀ ਬਣਤਰ ਨਿਮਨ ਅਨੁਸਾਰ ਹੁੰਦੀ ਹੈ। ਜਿਵੇਂ: 
ਨਿਸ਼ਚਿਤ “ਅਨਿਸ਼ਚਿਤ-ਨਿਸ਼ਚਿਤ-ਮੁੱਖ ਸ਼ਬਦ 


48. ਆਹ ਬਾਹਲਾ ਛਿਆਰ ਬਿਦਿਆਰਥੀ ਐ। 


81 08118 1181 0101313111 £. 
49. ਆਹ ਬਾਹਲੇ ਛਿਆਰ ਬਿਦਿਆਰਥੀ ਨੇ। 


81 0811. 1181 0101813111 ॥ਟ. 
ਨਿਸ਼ਚਿਤ-ਨਿਸ਼ਚਿਤ“ਨਿਸ਼ਚਿਤ-ਮੁੱਖ ਸ਼ਬਦ 


50. ਆਹ ਕਾਲੀ ਲਵੇਰੀ ਮ੍ਹੈਂਸ ਕਿਹਦੀ ਐ। 


39 


81 811 16੬11 118੧ 101 £. 


ਨੈ ਆਹ ਕਾਲੀਆਂ ਲਵੇਰੀਆਂ ਮ੍ਹੱਸਾਂ ਕਿਹਦੀਆਂ ਨੇ। 
81 8113 16118 10858 1018 ॥ਟ. 


2.2.3.1.5. ਵਿਸ਼ੇਸ਼ਕ  ਵਿਸ਼ੇਸ਼ਕ “ ਵਿਸ਼ੇਸ਼ਕ -ਵਿਸ਼ੇਸ਼ਕ “ ਮੁੱਖ ਸ਼ਬਦ 

ਅਜਿਹੀ ਬਛਤਰ ਵਾਲੇ ਨਾਂਵ ਵਾਕੰਸ਼ ਵਿੱਚ ਮੁੱਖ ਸ਼ਬਦ ਨਾਂਵ ਜਾਂ ਪੜਨਾਂਵ ਦੇ ਨਾਲ 
ਚਾਰ ਵਿਸ਼ੇਸ਼ਕ ਆ ਸਕਦੇ ਹਨ। ਅਜਿਹੀ ਬਣਤਰ ਵਿੱਚ ਚਾਰੇ ਵਿਸ਼ੇਸ਼ਕ ਨਿਸ਼ਚਿਤ ਸ੍ਰੇਈ ਦੇ ਹੋ 
ਸਕਦੇ ਹਨ ਜਾਂ ਇਕ ਵਿਸ਼ੇਸ਼ਕ ਅਨਿਸ਼ਚਿਤ ਸ੍ਰੋਈ ਅਤੇ ਤਿੰਨ ਵਿਸ਼ੇਸ਼ਕ ਨਿਸ਼ਚਿਤ ਸ੍ਰੇਈ ਦੇ ਹੋ 
ਸਕਦੇ ਹਨ। ਅਜਿਹੀ ਬਛਤਰ ਵਿੱਚ ਵਿਸ਼ੇਸ਼ਕਾਂ ਦੀ ਤਰਤੀਬ ਵਿਸ਼ੇਸ਼ ਅਨੁਸਾਰ ਤਬਦੀਲ ਹੋ 
ਸਕਦੀ ਹੈ। ਜਿਵੇਂ 
ਨਿਸ਼ਚਿਤ “ ਅਨਿਸ਼ਚਿਤ - ਨਿਸ਼ਚਿਤ - ਨਿਸ਼ਚਿਤ “ਮੁੱਖ ਸ਼ਬਦ 


੨ ਔਹ ਬਾਹਲੀ ਜਿਆਦਾ ਡੂੰਘੀ ਨਹਿਰ ਐ। 


੨1 081611 11808 17021 1੪111 £. 


53, ਔਹ ਬਾਹਲੀਆਂ ਜਿਆਦਾ ਡੂੰਘੀਆਂ ਨਹਿਰਾਂ ਨੇ। 


੨1 0816113 11808 10215 ॥੪1118 1. 


ਨਿਸ਼ਚਿਤ - ਨਿਸ਼ਚਿਤ - ਨਿਸ਼ਚਿਤ “ ਨਿਸ਼ਚਿਤ “ ਮੁੱਖ ਸ਼ਬਦ 
54. ਆਹ ਇਕ ਖੌਢਾ ਕਾਲਾ ਘੋੜਾ ਕਿਹਦਾ ਐ। 


810 1੮ 1੮08 ੧3੧18 ੮0੧3 01003 £ਟ. 
55. ਆਹ ਖੰਢੇ ਨੁਕਰੇ ਕਾਲੇ ਘੋੜੇ ਕਿਹਦੇ ਨੇ। 


81 £॥>00 101181ਇ ੧੩1੬ ੮0੧੬ ੧1100 1. 
2.2.3.1.6. ਵਿਸ਼ੇਸ਼ਕ” ਵਿਸ਼ੇਸ਼ਕ“ ਵਿਸ਼ੇਸ਼ਕ“ ਵਿਸ਼ੇਸ਼ਕ“ ਵਿਸ਼ੇਸ਼ਕਮੁੱਖ ਸ਼ਬਦ 


ਅਜਿਹੀ ਬਏਤਰ ਵਾਲੇ ਨਾਂਵ ਵਾਕੰਸ਼ ਵਿੱਚ ਪੰਜ ਵਿਸ਼ੇਸ਼ਕ ਮੌਜੂਦ ਹੁੰਦੇ ਹਨ। ਪਰ 
ਸੰਕੇਤਬੋਧਕ, ਸੰਖਿਆਬੋਧਕ ਤੇ ਗੁਛਬੋਧਕ ਵਿਸ਼ੇਸ਼ਕਾਂ ਤੋਂ ਇਲਾਵਾ ਨਾਂਵ ਵਾਕੰਸ਼ ਵਿੱਚ ਬੋਧਕ 
ਕਿਰਿਆਵੀ ਵਿਸ਼ੇਸ਼ਕ ਵੀ ਮੌਜੂਦ ਹੁੰਦੇ ਹਨ। ਕਿਰਿਆਵੀ ਵਿਸ਼ੇਸ਼ਕ ਦਾ ਸਥਾਨ ਨਾਂਵ ਵਾਕੰਸ਼ ਵਿੱਚ 


ਮੁਢਲੇ ਸਥਾਨ ਵਾਲਾ ਹੁੰਦਾ ਹੈ। ਗੁਛਬੋਧਕ ਵਿਸ਼ੇਸ਼ ਦਾ ਸਥਾਨ ਆਪਏ ਵਿਸ਼ੇਸ਼ ਦੇ ਨਾਲ ਹੁੰਦਾ ਹੈ। 


40 


ਇਸ ਤੋਂ ਇਲਾਵਾ ਨਾਂਵ ਵਾਕੰਸ਼ ਵਿੱਚ ਵਿਚਰ ਰਹੇ ਵਿਸ਼ੇਸ਼ਕ ਕਿਸੇ ਵੀ ਸਥਾਨ ਤੇ ਆ ਸਕਦੇ ਹਨ। 
ਭਾਵ ਬਾਕੀ ਵਿਸ਼ੇਸ਼ਕ ਆਪਸ ਵਿੱਚ ਸਥਾਨ ਬਦਲੀ ਕਰ ਸਕਦੇ ਹਨ। 


56. ਭੱਜਿਆ ਜਾਂਦਾ ਉਹ ਕਾਲਾ ਨੁਕਰਾ ਘੋੜਾ ਕਿਹਦਾ ਐ। 


087118 1308 01 81੩ 10੪18 0੧੧੩ 1108 £. 
57. ਭੱਜੇ ਜਾਂਦੇ ਔਹ ਕਾਲੇ ਨੁਕਰੇ ਘੋੜੇ ਕਿਹਦੇ ਨੇ। 


037110 ]ਕੈਹਏ >1 ੩1੬ 111੦1ਇ 0੧੧੬ 1002 12. 
2.2.4. ਕਿਰਿਆ ਵਾਕੰਸ਼ 


ਵਾਕ ਵਿੱਚ ਜੋ ਸ਼ਬਦ ਸਮੂਹ ਉਦੇਸ਼ ਦੇ ਵਿਧੇ ਦਾ ਕਾਰਜ, ਕਾਲ ਵਿੱਚ ਪ੍ਰਗਟ ਕਰੇ, 
ਉਸਨੂੰ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ। ਕਿਰਿਆ ਵਾਕੰਸ਼ ਵਿਧੇ ਦੇ ਲਾਜਮੀ ਤੱਤ ਵੱਜੋਂ 
ਕਾਰਜਸ਼ੀਲ ਹੁੰਦਾ ਹੈ। ੧੧੫੧੩ ੩੦੫ (2006:102) ਅਨੁਸਾਰ ਇਕ ਸਾਧਾਰਨ ਕਿਰਿਆ 
ਵਾਕੰਸ਼ ਵਿੱਚ ਵਿਆਕਰਨਿਕ ਪ੍ਰਵਰਗਾਂ ਸਮੇਤ ਇਕ ਕਿਰਿਆ ਹੁੰਦੀ ਹੈ, ਭਾਵ ਕਿਰਿਆ ਵਾਕੰਸ਼ 
ਵਿੱਚ ਵਿਚਰ ਰਹੀ ਮੁੱਖ ਕਿਰਿਆ ਰੂਪ ਤੋਂ ਵਿਆਕਰਨਿਕ ਪ੍ਰਵਰਗਾਂ ਦੀ ਜਾਏਕਾਰੀ ਪ੍ਰਾਪਤ ਹੁੰਦੀ 
ਹੈ। ਇਕ ਮਿਸ਼ਰਿਤ ਕਿਰਿਆ ਵਾਕੰਸ਼ ਵਿੱਚ ਕਰਮ, ਪੂਰਕ ਤੇ ਕਿਰਿਆਵੀ ਵਿਸ਼ੇਸ਼ਣ ਕਿਰਿਆ 
ਵਾਕੰਸ਼ ਦੇ ਹੋਰ ਸੰਘਟਕ ਅੰਗ ਹੋ ਸਕਦੇ ਹਨ। ਹੇਠਾਂ ਦਿੱਤੇ ਵਾਕ ਸਾਧਾਰਨ ਅਤੇ ਮਿਸ਼ਰਤ 
ਕਿਰਿਆ ਵਾਕੰਸ਼ਾਂ ਦੀਆਂ ਉਦਾਹਰਨਾਂ ਹਨ : 
1. ਰਾਮ ਬੈਠ। 

787੧ 9811. 
2. ਕੀ ਤੁਸੀ ਸੋ ਰਏ ਉ? 


। 105 50 ।੪€ 0. 


3. ਕੀ ਰਮੇਸ ਕੱਲ੍ਹ ਆਬੇਗਾ? 

। 1੦੧੦੩ ੩17 30623? 
4. ਉਹ ਮੁਰਖ ਐ। 

01 ।॥੧੫੪॥6॥ £. 


5. __ ਤੁਸੀਂ ਕੱਲ੍ਹ ਭੱਤੇਬੇਲਾ ਨਹੀਂ ਬਣਾਇਆ ਤੀ। 


431 


੧੫5 ੦1” ੪੯੧੯੯0ਇ13 16111 191813 01. 


6. _ ਕੀ ਅਸੀਂ ਸਾਰਿਆਂ ਨੂੰ ਸਫਲ ਮੰਨੀਏ ? 


। 35 5311 ੧੫ 5੪21੦ ।੧6॥1੬? 


7. _ ਮੈਂ ਹੁਏ ਤੈਨੂੰ ਚਾਹ ਪਿਆਉਂਦੀ ਆਂ। 

11੬ 11(17]€ ੧੬॥ਪਂ ੮੬ 18000 ਰੈ 

ਉਪਰੋਕਤ ਵਾਕਾਂ ਵਿੱਚ ਅੰਡਰ-ਲਾਇਨ ਕੀਤੇ ਗਏ ਸ਼ਬਦ ਕਿਰਿਆ ਵਾਕੰਸ਼ ਦਾ ਹਿੱਸਾ 
ਹੁੰਦੇ ਹਨ। ਉਪਰੋਕਤ ਅਨੁਸਾਰ ਅਸੀਂ ਵੇਖਦੇ ਹਾਂ ਕਿ ਕਿਰਿਆ ਵਾਕੰਸ਼ ਇਕ, ਦੋ, ਤਿੰਨ ਜਾਂ 
ਇਸਤੋਂ ਜ਼ਿਆਦਾ ਸ਼ਬਦਾਂ ਦੀ ਵੀ ਹੋ ਸਕਦੀ ਹੈ। ਪ੍ਰੰਤੂ ਹਰ ਕਿਰਿਆ ਵਾਕੰਸ਼ ਦਾ ਇਕ ਮੁੱਖ ਸ਼ਬਦ 
ਕਿਰਿਆ ਰੂਪ ਹੁੰਦਾ ਹੈ ਜਿਸਨੂੰ ਮੁੱਖ ਕਿਰਿਆ ਆਖਿਆ ਜਾਂਦਾ ਹੈ। ਉਪਰੋਕਤ ਵਾਕਾਂ ਵਿੱਚ ਬੈਠ, 
ਸੋ, ਆਬੇਗਾ, ਐ, ਬਏ, ਮੰਨਾ ਆਦਿ ਮੁੱਖ ਕਿਰਿਆ ਰੂਪ ਵਰਤੇ ਗਏ ਹਨ। ਇਹ ਕਿਰਿਆ ਰੂਪ 
ਵਾਕ ਵਿਚਲੇ ਕਰਤਾ ਜਾਂ ਕਰਮ ਰੂਪ ਅਨੁਸਾਰ ਆਪ ਰੂਪ ਰੂਪਾਂਤਰਿਤ ਕਰਦੇ ਹਨ। ਧਿਆਨ 
ਦੇ ਯੋਗ ਗੱਲ ਇਹ ਹੈ ਕਿ ਇਹਨਾਂ ਰੂਪਾਂਤਰਿਤ ਰੂਪਾਂ ਜਾਂ ਪੂਰਵ-ਰੂਪਾਂਤਰਿਤ ਰੂਪਾਂ ਵਿੱਚ ਹੀ 
ਵਿਆਕਰਨਿਕ ਪ੍ਰਵਰਗ ਨਿਹਿਤ ਹੁੰਦੇ ਹਨ। ਉਪਰੋਕਤ ਵਾਕ (1) ਇਕ ਆਗਿਆਵਾਚਕ ਵਾਕ 
ਹੈ, (2),(3) ਤੇ (6) ਪ੍ਰਸ਼ਨਵਾਚਕ ਵਾਕ ਹਨ, (4) ਤੇ (7) ਨਿਸ਼ਚੇਆਤਮਕ ਵਾਕ ਹਨ, (5) 
ਨਾਂਹਵਾਚਕ ਵਾਕ ਹੈ। ਸੰਯੋਜਕ ਦੇ ਰੂਪ ਵਿੱਚ ਵਾਕ (4) ਵਿਚਲੀ ਕਿਰਿਆ ਇਕ ਸ਼ਬਦੀ ਸੰਜੋਗੀ 
ਕਿਰਿਆ ਵਾਕੰਸ਼ ਹੈ। ਵਾਕ 1-3 ਵਿਚਲੇ ਕਿਰਿਆ-ਵਾਕੰਸ਼ਾਂ ਵਿੱਚ ਅਕਰਮਕ ਕਿਰਿਆਵਾਂ 
ਵਰਤੀਆਂ ਗਈਆਂ ਹਨ ਜੋ ਇਕੱਹਰੇ ਨਾਂਵ ਵਾਕੰਸ਼ ਨਾਲ ਸੰਬੰਧ ਸਥਾਪਿਤ ਕਰਦੀਆਂ ਹਨ। ਵਾਕ 
(5) ਵਿੱਚ ਸਕਰਮਕ ਕਿਰਿਆ ਵਰਤੀ ਗਈ ਹੈ ਕਰਤਾ ਤੇ ਕਰਮ ਨਾਲ ਸੰਬੰਧ ਸਥਾਪਿਤ ਕਰਦੀ 
ਹੈ, ਇਸ ਵਾਕ ਵਿੱਚ ਇਕ ਹੋਰ ਸੰਘਟਕ ਕਿਰਿਆ ਵਿਸ਼ੇਸ਼ (ਕੱਲ੍ਹ) ਹੈ। ਵਾਕ (6) ਵਿੱਚ ਕਿਰਿਆ 
ਵਾਕੰਸ਼ ਵਿਚਲੀ ਕਿਰਿਆ ਇਕ ਮਿਸ਼ਰਿਤ ਕਿਰਿਆ ਵਾਕੰਸ਼ ਹੈ, ਜਿਸ ਨੂੰ ਦੋ ਅਰਗੂਮੈਂਟ 
(40101) ਦੀ ਜ਼ਰੂਰਤ ਹੈ। ਇਸ ਵਾਕ ਵਿੱਚ ਮੁੱਖ ਕਿਰਿਆ “ਮੰਨ” ਦੋ ਅਰਗੂਮੈਂਟ ਲੈ 
ਰਹੀ ਹੈ ਪਹਿਲਾ ਕਰਤਾ ਤੇ ਪ੍ਰਧਾਨ ਕਰਮ ('ਅਸੀਂ” ਤੇ "ਸਾਰਿਆ ਨੂੰ') ਨਾਲ ਅਤੇ ਦੂਸਰਾ 


ਪੂਰਕ (“ਸਫਲ”) ਨਾਲ ਜੋ ਵਾਪਸ ਪ੍ਰਬੰਧ ਕਰਮ ਨਾਲ ਸੰਬੰਧਿਤ ਹੈ। ਵਾਕ (7) ਵਿਚਲੇ 


42 


ਕਿਰਿਆ ਵਾਕੰਸ਼ ਦੋਹਰੀ ਸਕਰਮਕ ਕਿਰਿਆ ਵਰਤੀ ਗਈ ਹੈ। ਇਸ ਵਾਕ ਵਿੱਚ ਵਰਤੀ ਗਈ 
ਕਿਰਿਆ ਤਿੰਨ ਅਰਗੂਮੈਂਟ ਲੈ ਰਹੀ ਹੈ, ਪਹਿਲਾ ਕਰਤਾ (ਮੈਂ), ਦੂਸਰਾ ਪ੍ਰਧਾਨ ਕਰਮ (ਤੈਨੂੰ) 
ਅਤੇ ਤੀਸਰਾ ਅਪ੍ਰਧਾਨ ਕਰਮ (ਚਾਹ)। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਾਰੇ ਕਿਰਿਆ 
ਵਾਕੰਸ਼ਾਂ ਵਿੱਚ ਕਾਲ, ਪੱਖ, ਮਨੋਦਸ਼ਾ ਵਿਆਕਰਨਿਕ ਪ੍ਰਵਰਗ ਅਤੇ ਲਿੰਗ. ਵਚਨ ਅਤੇ ਪੁਰਖ ਦੇ 
ਪੱਖ ਤੋਂ ਕਰਤਾ ਜਾਂ ਕਰਮ ਨਾਲ ਮੇਲ ਨਿਹਿਤ ਹੁੰਦਾ ਹੈ। 


2.2.4.1. ਕਾਲਕੀ ਕਿਰਿਆ ਵਾਕੰਸ਼ 

ਜਿਸ ਕਿਰਿਆ ਵਾਕੰਸ਼ ਵਿੱਚ ਵਰਤੀ ਗਈ ਕਿਰਿਆ ਲਿੰਗ, ਵਚਨ, ਕਾਲ ਆਦਿ 
ਵਿਆਕਰਨਿਕ ਸ੍ਰੇਈਆਂ ਦੇ ਪੱਖ ਤੋਂ ਆਪਏ ਰੂਪ ਵਿੱਚ ਵਿਕਾਰ ਪੈਦਾ ਕਰਦੀ ਹੈ ਅਤੇ ਕਾਲ ਤੇ 
ਪੱਖ ਦਾ ਬੋਧ ਕਰਵਾਉਂਦੀ ਹੈ, ਕਾਲਕੀ ਕਿਰਿਆ ਵਾਕੰਸ਼ ਅਖਵਾਉਂਦੀ ਹੈ। ਇਹਨਾਂ ਕਿਰਿਆਵਾਂ 
ਦੇ ਧਾਤੂਆਂ ਨਾਲ ਬਦਲਵੇਂ ਪਿਛੇਤਰ ਲੱਗਦੇ ਹਨ ਜਾਂ ਸਹਾਇਕ ਕਿਰਿਆ ਰੂਪ ਮੁੱਖ ਕਿਰਿਆ 
ਨਾਲ ਆ ਕੇ ਕਾਰਜ ਦੇ ਕਾਲ ਦੀ ਪਛਾਣ ਕਰਵਾਉਂਦਾ ਹੈ। ਨਿਮਨ ਪ੍ਰਕਾਰ ਦੇ ਵਾਕ ਮਲਵਈ 
ਉਪਭਾਸ਼ਾ ਵਿਚਲੇ ਕਾਲਕੀ ਕਿਰਿਆ ਵਾਕੰਸ਼ ਰੂਪਾਂ ਨੂੰ ਪ੍ਰਗਟ ਕਰਦੇ ਹਨ: 


ਵਰਤਮਾਨ ਕਾਲਕੀ ਕਿਰਿਆ ਵਾਕੰਸ਼ 


ਲਿੰਗ ਇਕਵਚਨ ਬਹੁਵਚਨ 
8. ਮੁੰਡਾ ਖੇਡਦੈ। 10. ਮੁੰਡੇ ਖੇਡਦੇ ਆ। 
16123 1੬230£. 1169੬ 1੬50੬ ੩. 
ਪੁਲਿੰਗ 
9. ਔਹ ਗਿਐ। 11. ਖਿਡਾਰੀ ਖੇਡਦੇ ਪਏ ਨੇ। 
>॥ ਉਏ. 61153 ੮੧੬7੦੦੬ 09੬ ।੧੬. 
12. ਕੁੜੀ ਖੇਡਦੀ ਐ/ਆ। 13. ਕੁੜੀਆਂ ਖੇਡਦੀਆਂ (ਨੇ)। 
ਇਸਤਰੀਲਿੰਗ 
01੧ ੧੬201 “੩. 0੧।ਕ ॥1੬23018 (1੬). 


ਸਾਰਨੀ 3.16 


43 


ਮਲਵਈ ਉਪਭਾਸ਼ਾ ਵਿੱਚ ਐ, ਆਂ, ਐਂ, ਏ, ਹੈਗਾ ਇਕਵਚਨ ਅਤੇ ਨੇ, ਆ, ਹੈਗੇ 
ਬਹੁਵਚਨ ਵਰਤਮਾਨ ਸਹਾਇਕ ਕਿਰਿਆ ਰੂਪ ਵਰਤੇ ਜਾਂਦੇ ਹਨ। ਇਹਨਾਂ ਵਿੱਚੋਂ ਕੁਝ ਅਜਿਹੇ 
ਕਿਰਿਆ ਰੂਪ ਹਨ ਜੋ ਮੁੱਖ ਕਿਰਿਆ ਤੋਂ ਬਾਅਦ ਆ ਕੇ ਕਿਰਿਆ ਦਾ ਕਾਲ ਪ੍ਰਗਟ ਕਰਦੇ 
ਉਪਰੋਕਤ ਵਾਕ ਹਨ, ਜਿਵੇਂ ਵਾਕ 10 ਅਤੇ ।। ਵਿੱਚ। ਪ੍ਰੰਤੂ ਕੁਝ ਅਜਿਹੇ ਕਿਰਿਆ ਰੂਪ ਹਨ 
ਜੋ ਮੁੱਖ ਕਿਰਿਆ ਤੋਂ ਬਾਅਦ ਵਿਭਕਤੀ ਵਾਂਗ ਆ ਕੇ ਕਿਰਿਆ ਦਾ ਕਾਲ ਪ੍ਰਗਟ ਕਰਦੇ ਹਨ, 
ਜਿਵੇ ਵਾਕ 8 ਅਤੇ 9 ਵਿੱਚ। 
ਭੂਤਕਾਲ ਕਾਲਕੀ ਕਿਰਿਆ ਵਾਕੰਸ਼ 
ਲਿੰਗ ਇਕ ਵਚਨ ਬਹੁਵਚਨ 
14. ਮੁੰਡਾ ਖੇਡਿਆ ਸੀ/ਤੀ/ਸੀਗਾ। 15. ਮੁੰਡੇ ਖੇਡੇ ਸੀ/ਤੀ/ਸੀਗੇ। 
ਪੁਲਿੰਗ 
1178 ੧੧੪1੩ 51/04/519੩- 1001੬ ੧੧੬9੬ 51/੧/319੬. 
16. ਕੁੜੀ ਖੇਡੀ ਸੀ/ਤੀ/ਸੀਗੀ। 17. ਕੁੜੀਆਂ ਖੇਡੀਆਂ ਸੀ“ ਤੀ“ ਸੀਗੀਆਂ। 
ਇਸਤਰੀਲਿੰਗ 


604₹। ॥੧੬। 5।/1473101. 60੮੧੩ ੧੬718 5।/੧7/5101ਕੈ 


ਭਵਿੱਖਕਾਲ ਕਾਲਕੀ ਕਿਰਿਆ ਵਾਕੰਸ਼ 


ਲਿੰਗ ਇਕਵਚਨ ਬਹੁਵਚਨ 
19. ਮੁੰਡੇ ਖੇਡਏਗੇ। 
18. ਮੁੰਡਾ ਖੇਡੂਗਾ। 1101੬ ।੧੬23॥੦੬. 
ਪੁਲਿੰਗ 


16128 ੪2003. 20. ਅਸੀਂ ਖੇਡਾਂਗੇ। 
੪5 1੬08 0੬. 


22. ਕੁੜੀਆਂ ਖੇਡਣਗੀਆਂ। 
21. _ ਕੁੜੀ ਖੇਡੂਗੀ। 
ਇਸਤਰੀਲਿੰਗ 01੧5 ।1੪123॥018. 
07੧। ੬001. 
23. ਅਸੀਂ ਖੇਡਾਂਗੀਆਂ 


44 


ਚ5 ।€12804ੈਂ. 
2.2.4.2. ਅਕਾਲਕੀ ਕਿਰਿਆ ਵਾਕੰਸ਼ 

ਜਿਸ ਕਿਰਿਆ ਵਾਕੰਸ਼ ਵਿੱਚ ਲਿੰਗ, ਵਚਨ, ਕਾਲ, ਪੱਖ ਤੇ ਕਾਰਕ ਪੱਖੋਂ ਰੂਪਾਂਤਰਨ 
ਨਹੀਂ ਹੁੰਦਾ, ਅਜਿਹੀ ਕਿਰਿਆ ਵਾਕੰਸ਼ ਨੂੰ ਅਕਾਲਕੀ ਕਿਰਿਆ ਵਾਕੰਸ਼ ਆਖਿਆ ਜਾਂਦਾ ਹੈ। 
ਅਕਾਲਕੀ ਕਿਰਿਆ ਵਾਕੰਸ਼ ਸੁਤੰਤਰ ਉਪਵਾਕ ਦੀ ਸਿਰਜਈ ਕਰਨ ਦੇ ਸਮਰੱਥ ਨਹੀ ਹੁੰਦੇ। 
ਇਹ ਸਿਰਫ਼ ਅਧੀਨ ਉਪਵਾਕਾਂ ਦੀ ਸਿਰਜਏ ਹੀ ਕਰ ਸਕਦੇ ਹਨ। ਮਲਵਈ ਉਪਭਾਸ਼ਾ ਵਿੱਚ 
ਅਕਾਲਕੀ ਕਿਰਿਆ ਵਾਕੰਸ਼ ਦੇ ਨਮੂਨੇ ਹੇਠ ਲਿਖੇ ਅਨੁਸਾਰ ਹਨ: 
24. ਬਸੰਤ ਨੂੰ ਢੱਸਦਿਆਂ ਇੰਦਰ ਦੇ ਹੰਝੂ ਆ ਗੇ। 

0956 1੫ 0355301ਕ 10੦ ੫੬ ॥।6]0" ੩ 0੬. 
25. ਗੁਰੂ ਪਾਤਸਾਹ ਕੱਢ ਕੇ ਰੁਪਈਆ ਫੜਾ ਤਾ। 

100੫ ੩੧5੩੧ ੪720 ੧੬ 10013 01੧੧੩ ੧੩. 


26. ਸੇਰ ਓਨੇ ਕਾਬੂ 'ਚ ਕਰ ਲਿਆ । 


5€॥। 0੪1੧੬ 300 6 €8। 1. 


ਉਪਰੋਕਤ ਵਾਕਾਂ ਵਿੱਚ ਦੱਸਦਿਆਂ, ਕੱਢ ਕੇ, ਕਰ ਲਿਆ ਅਕਾਲਕੀ ਕਿਰਿਆ ਵਾਕੰਸ਼ ਵਰਤੇ 
ਗਏ ਹਨ। 
2.2.4.3. ਅਵੱਸਥਾ (0੦00) 

ਕਿਸੇ ਵੀ ਭਾਸ਼ਾ ਦੇ ਕਿਰਿਆ ਵਾਕੰਸ਼ ਵਿੱਚ ਅਵੱਸਥਾ ਦੀ ਜਾਏਕਾਰੀ ਕਿਰਿਆਵੀ ਰੂਪਾਂ 
ਦੁਆਰਾ ਸਾਕਾਰ ਹੁੰਦੀ ਹੈ। ਮਲਵਈ ਉਪਭਾਸ਼ਾ ਵਿਚਲੀ ਕਿਰਿਆ ਵਾਕੰਸ਼ ਅੰਤਰਗਤ ਚਾਰ 
ਅਵੱਸਥਾਵਾਂ ਸਾਹਮਏ ਆਉਂਦੀਆਂ ਹਨ: ਆਗਿਆਰਥੀ, _ਇੱਛਾਰਥੀ, ਬਿਆਨਾਰਥੀ, 
ਅਨੁਮਾਨਅਰਥੀ। ਮਲਵਈ ਉਪਭਾਸ਼ਾ ਦੀ ਕਿਰਿਆ ਵਾਕੰਸ਼ ਵਿੱਚ ਇਹ “ਜਾ” ਕਿਰਿਆ ਦੇ ਹੇਠ 
ਰੂਪਾਂ ਵਿੱਚ ਅਭਿਵਿਅਕਤ ਹੁੰਦੀ ਹੈ : 

ਆਗਿਆਰਥੀ ਜਾ 


45 


ਇੱਛਾਰਥੀ ਜਾਓ 

ਬਿਆਨਾਰਥੀ ਜਾਂਦਾ ਐ 

ਅਨੁਮਾਨਅਰਥੀ ਜਾਂਦਾ ਹੋਬੇਗਾ/ਹੋਮੇਗਾ 
2.2.4.4. ਕਾਲ 

ਕਾਲ ਕਿਰਿਆ ਦੀ ਵਿਆਕਰਨਿਕ ਸ੍ਰੇਈ ਹੈ। ਮਲਵਈ ਉਪਭਾਸ਼ਾ ਵਿੱਚ ਕਾਲ ਪ੍ਰਣਾਲੀ 
ਤਿੰਨ ਕਾਲਾਂ ਵਿੱਚ ਪ੍ਰਗਟ ਹੁੰਦੀ ਹੈ : ਭੂਤ, ਭਵਿੱਖ ਅਤੇ ਵਰਤਮਾਨ। ਮਲਵਈ ਉਪਭਾਸ਼ਾ ਲਈ 
ਵਰਤਮਾਨ ਅਤੇ ਭੂਤਕਾਲ ਲਈ ਤਰਤੀਬਵਾਰ “ਐ” ਅਤੇ “ਤੀ” ਕਾਲ ਪ੍ਰਗਟਾਊ ਸਹਾਇਕ 
ਕਿਰਿਆਵਾਂ ਵਰਤੀਆਂ ਜਾਂਦੀਆਂ ਹਨ, ਜੋ ਆਪਏ ਉਦੇਸ਼ ਦੇ ਲਿੰਗ, ਵਚਨ ਅਤੇ ਪੁਰਖ ਦੇ ਪੱਖ ਤੋਂ 
ਰੂਪਾਂਤਰਿਤ ਹੁੰਦੀਆਂ ਹਨ। ਭਵਿੱਖ ਕਾਲ ਨੂੰ ਪ੍ਰਗਟ ਕਰਨ ਵਾਸਤੇ ਮੁੱਖ ਕਿਰਿਆ ਰੂਪ ਨਾਲ 
“ਗਾ” ਪਿਛੇਤਰ ਲਗਾਇਆ ਜਾਂਦਾ ਹੈ। 
2.2.4.4.1. ਵਰਤਮਾਨ ਕਾਲ 

ਮਲਵਈ ਉਪਭਾਸ਼ਾ ਵਿੱਚ ਵਰਤਮਾਨ ਕਾਲ ਵਾਸਤੇ “'ਐ', ਅਤੇ “ਨੇ” ਸਹਾਇਕ 
ਕਿਰਿਆਵਾਂ ਵਰਤੀਆਂ ਜਾਂਦੀਆਂ ਹਨ। ਇਕ ਸਾਧਾਰਨ ਵਰਤਮਾਨ ਕਾਲ ਅਪੂਰਨ ਕ੍ਰਿਦੰਤ 
ਦੁਆਰਾ ਬਈਦਾ ਹੈ ਜਿਸ ਦੇ ਅਖੀਰ ਵਿੱਚ ਸਹਾਇਕ ਕਿਰਿਆ ਵਰਤੀ ਗਈ ਹੁੰਦੀ ਹੈ। ਹੇਠਾਂ 
ਮਲਵਈ ਉਪਭਾਸ਼ਾ ਦੇ ਕਿਰਿਆ ਵਾਕੰਸ਼ ਵਿੱਚ ਆਉਂਦੀਆਂ ਵਰਤਮਾਨ ਸਹਾਇਕ ਕਿਰਿਆਵਾਂ ਦਾ 
ਵਰਏਨ ਕੀਤਾ ਗਿਆ ਹੈ। 


27. ਮੈਂ ਹਰ ਰੋਜ ਆਫਿਸ ਜਾਂਦਾਂ (ਜਾਂਦਾ ਆਂ)। 


11੬ ।॥੪। ।੦1 80115 ]8ੈ0ਰੈ (1303 ਰੈ). 


28. _ ਉਹ ਅੰਗਰੇਜੀ ਬੋਲਦਾ ਐ। 


011 603।੬]। 001303 ਏ. 


29. ਸੂਰਜ ਪੂਰਬ ਚੋਂ ਉੱਗਦਾ ਐ। 


50੪] 00160 ੮6 0822603 ਏ. 


46 


30. ਮੁੰਡਾ ਹਾਕੀ ਖੇਡਦਾ ਐ। 


11623 136। 02063 £. 
31. ਮੁੰਡੇ ਹਾਕੀ ਖੇਡਦੇ ਨੇ | 


1162੬ ।॥੩। ੧020੬ 1. 
32. ਕੁੜੀ ਹਾਕੀ ਖੇਡਦੀ ਐ। 


€0₹। 1੩1 0€1230। £. 
33. ਕੁੜੀਆਂ ਹਾਕੀ ਖੇਡਦੀਆਂ ਨੇ | 


€0ਕ1ਕੈ 1੩ 02013 ।੧੬. 


34. ਕੁੜੀਆਂ ਪੜਨ ਜਾ ਰਹੀਆਂ ਨੇ | 


੮01੧।5' |2੪੧੦।। ]3 ।3111ਰੈ' ।੧€. 


35. ਰਾਮ ਕੱਲ ਲੰਡਨ ਗਿਐ। 


੧੧ ੮੪118” ਰੈ 28।। 91. 


36. ਮੁੰਡੇ ਕੱਲ੍ਹ ਲੰਡਨ ਗਏ ਨੇ| 


1612੬ ੩113” ਰੈ ?3।। 9੬ ।੬. 


37. ਆਪਾਂ ਸਹਿਰ ਚਲਦੇ ਆਂ। 


8048 511 ੮8130 ਰੈ. 


ਉਪਰੋਕਤ ਵਾਕਾਂ ਵਿੱਚ ਕਿਰਿਆ ਵਾਕੰਸ਼ਾਂ ਨੂੰ ਅੰਡਰ ਲਾਇਨ ਕੀਤਾ ਗਿਆ ਹੈ। ਇਹਨਾਂ 
ਕਿਰਿਆ ਵਾਕੰਸ਼ਾਂ ਵਿੱਚ “ਆਂ`, “ਐ, “ਨੇ', “ਗਿਐ” ਆਦਿ ਵਰਤਮਾਨ ਸਹਾਇਕ ਕਿਰਿਆ ਰੂਪ 
ਵਰਤੇ ਗਏ ਹਨ। ਵਾਕ (27-32, 37) ਤੱਕ ਵਰਤਮਾਨੀ ਅਪੂਰਨ (1੬311 110੬7 €੦1) 
ਕਿਰਿਆ ਵਾਕੰਸ਼ ਵਰਤੇ ਗਏ ਹਨ, ਵਾਕ (34) ਵਰਤਮਾਨ ਸੰਚਾਲਕ (11561 
110੬1€551੯੬) ਕਿਰਿਆ ਵਾਕੰਸ਼ ਹੈ ਅਤੇ ਵਾਕ (35,36) ਵਰਤਮਾਨ ਪੂਰਨ (11860! 
7੬੮੦) ਕਿਰਿਆ ਵਾਕੰਸ਼ ਦੀਆਂ ਉਦਾਹਰਨਾ ਹਨ। ਵਾਕ (27,28, 30-33) ਵਿੱਚ ਆਦਤਨ 


ਕਾਰਜ ਜਾਂ ਪ੍ਰਕਿਰਿਆ ਹੈ, ਵਾਕ (29) ਵਾਕ ਵਿੱਚ ਵਰਤਮਾਨੀ ਕੁਦਰਤੀ ਪ੍ਰਕਿਰਿਆ ਹੈ। 


47 


ਮਲਵਈ ਉਪਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਸਹਾਇਕ ਕਿਰਿਆਵਾਂ ਉਦੇਸ਼ ਦੇ ਪੁਰਖ ਤੇ ਵਚਨ 
ਅਨੁਸਾਰ ਆਪਈ ਰੂਪ ਬਦਲਦੀਆਂ ਹਨ | 
2.2.4.4.2. ਭੂਤਕਾਲ 

ਮਲਵਈ ਉਪਭਾਸ਼ਾ ਵਿੱਚ ਸਾਧਾਰਨ ਭੂਤਕਾਲੀ ਵਾਕ ਪੂਰਨ ਕ੍ਰਿਦੰਤ ਰਾਹੀ ਵਿਅਕਤ 
ਹੁੰਦੇ ਹਨ। ਹੋਰ ਭੂਤਕਾਲੀ ਵਾਕ ਮੁੱਖ ਕਿਰਿਆ ਨਾਲ ਪਿਛੇਤਰ ਵਿਆਕਰਨਿਕ ਪ੍ਰਵਰਗ “ਪੱਖ' 
ਅਤੇ ਸਹਾਇਕ ਕਿਰਿਆ 'ਤੀ” ਰੂਪਾਂ ਨਾਲ ਬਛਦੇ ਹਨ। ਜਿਵੇਂ : 


38. ਸਿਮਰਨ ਕਮਰੇ 'ਚੋ ਨਿਕਲੀ | 


51118।੪।) 0੪1੦੬ ੮6 1੦1. 


39. ਔਹ ਲੋਕ ਅਕਸਰ ਬਾਡਰ ਪਾਰ ਕਰਦੇ ਤੀ। 


>॥ 10 3੪5੪। 038023। 3 81੪੦੬ ੧1. 


40. _ ਕੈਲੂ ਕੱਲ੍ਹ ਮੰਡੀ ਜਾ ਰਏਆ ਤੀ| 


10 ੪113 ॥161)1 ]8੧ 1੪03 11. 


41. _ ਮੈਂ ਕੱਲ੍ਹ ਬਰਨਾਲੇ ਗਈ ਤੀ | 


੧੬ ੧੪11" 06161131€ ਇਰ1 11. 


ਉਪੋਰਕਤ ਉਦਾਰਰਨਾਂ ਵਿੱਚ ਵਾਕ (38) ਸਾਧਾਰਨ ਭੂਤਕਾਲੀ, (39) ਅਪੂਰਨ 
ਭੂਤਕਾਲੀ, (੫0) ਸੰਚਾਲਕ ਭੂਤਕਾਲੀ, (41) ਪੂਰਨ ਭੂਤਕਾਲੀ ਵਾਕੰਸ਼ ਹਨ। ਮਲਵਈ 
ਉਪਭਾਸ਼ਾ ਵਿਚਲੀ ਭੂਤਕਾਲੀ ਸਹਾਇਕ ਕਿਰਿਆ ਆਪਏ ਉਦੇਸ਼ ਦੇ ਵਚਨ ਤੋਂ ਪੁਰਖ ਅਨੁਸਾਰ 
ਆਪ ਰੂਪ ਰੂਪਾਂਤਰਿਤ ਕਰਦੀ ਹੈ ਜਦਕਿ ਉਦੇਸ਼ ਦੇ ਲਿੰਗ ਅਨੁਸਾਰ ਆਪਈ ਰੂਪ ਨਹੀਂ 
ਵਟਾਉਂਦੀ | 
2.2.4.4.3. ਭਵਿੱਖ ਕਾਲ 

ਮਲਵਈ ਉਪਭਾਸ਼ਾ ਵਿੱਚ ਇੱਛਾਅਰਥੀ ਕਿਰਿਆ ਰੂਪਾਂ ਨਾਲ “ਗਾ” ਪਿਛੇਤਰ ਲਗਾ ਕੇ 


ਭਵਿੱਖ ਕਾਲੀ ਵਾਕ ਬਈਏ ਜਾਂਦੇ ਹਨ। ਜਿਵੇਂ : 


42. ਮੋਹਨ ਅਗਲੇ ਸਾਲ ਕੈਨੇਡਾ ਜਾਏਗਾ। (ਜਾਏਗਾ = ਤੀਜਾ ਪੁਰਖ -“ਇਕਵਚਨ-ਪੁਲਿੰਗ) 


48 


43. 


44. 


45. 


46. 


47. 


46. 


10191 ੧2੪1੬ 881 ੮੬॥੦1)8 18028. 


ਸੀਤਾ ਅਗਲੇ ਸਾਲ ਕਨੇਡਾ ਜਾਏਗੀ। (ਜਾਏਗਾ = ਤੀਜਾ ਪੁਰਖ “ਇਕ ਵਚਨ-ਇ.ਲਿੰਗ) 


818 32610 881 ੬1138 1321. 


ਮੈਂ ਸੇਬ ਖਾਉਗਾ। (ਖਾਉਗਾ = ਪਹਿਲਾ ਪੁਰਖ -“ਇਕਵਚਨ-ਪੁਲਿੰਗ) 
11੬ 566 180੬੩. 

ਤੁਸੀ ਸੇਬ ਖਾਉਗੇ। (ਖਾਉਗੇ = ਦੂਜਾ ਪੁਰਖ -ਬਹੁਵਚਨ) 

(059 8੦6 1802. 

ਉਹ ਸੈਬ ਖਾਏਗੇ। (ਖਾਏਗੇ = ਤੀਜਾ ਪੁਰਖ -“ਬਹੁਵਚ ਨ-ਪੁਲਿੰਗ) 
01 3੬0 1181੪. 

ਉਹ ਸੇਬ ਖਾਏਗਾ। (ਖਾਏਗਾ = ਤੀਜਾ ਪੁਰਖ “ਇਕ ਵਚਨ-ਪੁਲਿੰਗ) 
011 0 18੬23. 

ਤੂੰ ਸੇਬ ਖਾਏਂਗਾ। (ਖਾਏਂਗਾ = ਦੂਜਾ ਪੁਰਖ ਇਕ ਵਚਨ-ਪੁਲਿੰਗ) 


10 60 18੬੬੩. 
ਉਪਰੋਕਤ ਅਨੁਸਾਰ ਮਲਵਈ ਉਪਭਾਸ਼ਾ ਵਿਚਲੀ ਮੁੱਖ ਕਿਰਿਆ ਲਿੰਗ, ਵਚਨ ਤੇ ਪੁਰਖ 


ਦੇ ਪੱਖ ਤੋਂ ਆਪਈ ਰੂਪ ਵਟਾਉਂਦੀ ਹੈ। 


2.2.4.5. ਪੱਖ 


ਪੱਖ ਦਾ ਸੰਬੰਧ ਕਿਰਿਆਵੀ ਸ਼ਬਦਾਂ ਅਤੇ ਕਿਰਿਆ ਵਾਕੰਸ਼ ਦੋਹਾਂ ਨਾਲ ਹੀ ਹੁੰਦਾ ਹੈ। 


ਭਾਵ ਸਮੁੱਚੇ ਕਿਰਿਆ ਵਾਕੰਸ਼ਾਂ ਤੋਂ ਵੀ ਪੱਖ ਦਾ ਬੋਧ ਹੁੰਦਾ ਹੈ। ਮਲਵਈ ਉਪਭਾਸ਼ਾ ਵਿਚਲੇ ਤਿੰਨੇ 


ਰੂਪ : ਅਪੂਰਨ, ਪੂਰਨ ਅਤੇ ਸੰਚਾਲਕ ਵਿੱਚ ਸਪੱਸ਼ਟ ਅੰਤਰ ਵੇਖਿਆ ਜਾ ਸਕਦਾ ਹੈ। ਪੱਖ ਦੇ 


ਇਹ ਤਿੰਨੇ ਰੂਪ ਘਟਨਾ, ਕਾਰਜ ਅਤੇ ਪ੍ਰਕਿਰਿਆ ਦੇ ਇਕ ਤੋਂ ਵੱਧ ਕਾਲ ਵਕਫ਼ਿਆਂ ਨਾਲ 


ਸੰਬੰਧਿਤ ਹਨ। ਮਲਵਈ ਉਪਭਾਸ਼ਾ ਵਿੱਚ ਮਿਲਦੇ ਵਿਆਕਰਨਿਕ ਪ੍ਰਵਰਗ “ਪੱਖ” ਦਾ 


ਵਿਸ਼ਲੇਸ਼ਏ ਹੇਠਾਂ ਕੀਤਾ ਗਿਆ ਹੈ। 


2.2.4.5.1. ਅਪੂਰਨ ਪੱਖ 


49 


ਅਪੂਰਨ ਪੱਖ ਮੁੱਖ ਕਿਰਿਆ ਦੇ ਪਿੱਛੇ “ਦਾ” ਪਿਛੇਤਰ ਰੂਪ ਜਾਂ ਰੂਪਾਂ ਦੇ ਰੂਪਾਂਤਰਨ 
ਰਾਹੀ ਸਾਕਾਰ ਹੁੰਦਾ ਹੈ। ਇਕ ਸਾਧਾਰਨ ਵਾਕ ਵਿੱਚ “ਆ” ਪੁਲਿੰਗ ਇਕ ਵਚਨ, “ਈ” ਇ.ਲਿੰਗ 
ਇਕ ਵਚਨ, “ਏ” ਪੁਲਿੰਗ ਬਹੁਵਚਨ ਅਤੇ “ਈਆਂ” ਇ.ਲਿੰਗ ਬਹੁਵਚਨ ਰੂਪਾਂ ਰਾਹੀ ਸਾਕਾਰ 
ਹੁੰਦਾ ਹੈ। ਇਕ ਕਾਲਕੀ ਕਿਰਿਆ ਵਾਕੰਸ਼ ਵਿੱਚ ਅਪੂਰਨ ਕਿਰਦੰਤ ਮੁੱਖ ਕਿਰਿਆ ਤੋਂ ਬਾਅਦ 
ਪਿਛੇਤਰ ਦੇ ਰੂਪ ਵਿੱਚ ਅਤੇ ਸਹਾਇਕ ਕਿਰਿਆ ਤੋਂ ਪਹਿਲਾਂ ਆਉਂਦਾ ਹੈ। ਮਲਵਈ ਉਪਭਾਸ਼ਾ 
ਵਿੱਚ ਕਾਲਕੀ ਕਿਰਿਆ ਵਾਕੰਸ਼ ਇਕ ਵਚਨ ਪੁਲਿੰਗ ਅਪੂਰਨ ਪੱਖ ਰੂਪ ਆਉਂਦਾ ਹੈ ਤਾਂ ਮਲਵਈ 
ਉਪਭਾਸ਼ਾ ਵਿੱਚ ਮਿਲਦੀ ਵਰਤਮਾਨ ਸਹਾਇਕ ਕਿਰਿਆ “ਐ” ਅਪੂਰਨ ਕਿਰਦੰਤ ਦਾ ਪਿਛੇਤਰ 
ਰੂਪ ਲੈ ਲੈਂਦੀ ਹੈ ਤੇ ਇਕ ਵਚਨ “ਆ” ਪਿਛੇਤਰ ਲੁਪਤ ਹੋ ਜਾਂਦਾ ਹੈ। ਜਿਵੇਂ ਹੇਠਾਂ ਵਾਕ (੫9) 
ਵਿੱਚ ਵੇਖਿਆ ਜਾਵੇਗਾ। ਮਲਵਈ ਉਪਭਾਸ਼ਾ ਵਿਚਲੇ ਵਿਆਕਰਨਿਕ ਪ੍ਰਵਰਗ ਅਪੂਰਨ ਪੱਖ ਨੂੰ 
ਹੇਠਾਂ ਕੁਝ ਉਦਾਹਰਨਾਂ ਵਿੱਚ ਵੇਖਿਆ ਜਾ ਸਕਦਾ ਹੈ: 
49. ਮੁੰਡਾ ਕੰਮ ਕਰਦੈ। 


16023 06੧ ੧੪੪੦੬. 


50. ਕੁੜੀ ਕੰਮ ਕਰਦੀ ਐ। 


€0੧। 6ੈ।। ੦॥੪੦। ੬. 


51. ਮੁੰਡੇ ਕੰਮ ਕਰਦੇ ਨੇ| 


1162੬ 6॥। ੧੪੪੪੬ ।॥੬. 


52. ਕੁੜੀਆਂ ਕੰਮ ਕਰਦੀਆਂ ਨੇ| 


€0੧। 6।। ੧੪੦੦1 ।੬ 


53. ਮੁੰਡਾ ਕੰਮ ਕਰਦਾ ਤੀ।| 


11623 ॥6।। ੧੪੪੦੩ ੧1. 


54. ਕੁੜੀ ਕੰਮ ਕਰਦੀ ਤੀ | 


€0੧੨। ੮6੧ ॥੪॥੪੦। 0. 


55. ਮੁੰਡੇ ਕੰਮ ਕਰਦੇ ਤੇ| 


50 


1162੬ ॥6।। ੧੪੦੦੬ ੧੬. 


56. _ ਕੁੜੀਆਂ ਕੰਮ ਕਰਦੀਆਂ ਤੀ। 


€(ਕਿ।ਰੈਂ ੮6॥੧ ੪੪੦1੩ ੧. 

ਉਪਰੋਕਤ ਵਾਕ (੫9-52) ਵਰਤਮਾਨ ਅਪੂਰਨ ਪੱਖੀ ਵਾਕੰਸ਼ ਅਤੇ (53-56) 
ਭੂਤਕਾਲੀ ਅਪੂਰਨ ਪੱਖੀ ਵਾਕੰਸ਼ ਹਨ। ਇਹ ਸਾਰੇ ਵਾਕਾਂ ਵਿੱਚ ਅਪੂਰਨ ਪੱਖ ਆਦਤਨ ਕਾਰਜ 
ਦੱਸਣ ਲਈ ਵਰਤੇ ਗਏ ਹਨ। ਹੇਠਾਂ ਵਾਕ (57) ਕੁਦਰਤੀ ਪ੍ਰਕਿਰਿਆ ਅਤੇ ਵਾਕ (58) 
ਅਪੂਰਨ ਕਾਰਜ ਵਾਸਤੇ ਵਰਤਿਆ ਗਿਆ ਹੈ। 


57. _ ਅੱਜ ਕੱਲ੍ਹ ਸੂਰਜ ਸਿਦਿੰਹਾ ਉਗਦਾ ਐ। 


ਰ]] €੪118” 50੪1 5101੩ 00803 ਟ. 


58. ਅਮਨ ਸਕੂਲ ਪੜਦੀ ਐ। 


9।1੪।। 560੫1 0੪੨੪0। ਟ. 


2.2.4.5.2. ਪੂਰਨ ਪੱਖ 

ਪੂਰਨ ਪੱਖ ਉਹ ਹੁੰਦਾ ਹੈ ਜਿੱਥੇ ਕਾਰਜ ਖ਼ਤਮ ਹੋ ਚੁੱਕਿਆ ਹੋਵੇ ਭਾਵ ਉਦੇਸ਼ ਉੱਪਰ 
ਕਿਰਿਆ ਦੁਆਰਾ ਹੋ ਰਿਹਾ ਕਾਰਜ, ਘਟਨਾ ਦਾਂ ਪ੍ਰਕਿਰਿਆ ਖ਼ਤਮ ਹੋ ਚੁਕੀ ਹੋਵੇ ਤਾਂ ਉਸਨੂੰ 
ਪੂਰਨ ਪੱਖ ਕਿਹਾ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਪੂਰਨ ਪੱਖ “ਆ” ਪਿਛੇਤਰ ਰਾਹੀਂ 
ਸਾਕਾਰ ਹੁੰਦਾ ਹੈ। ਜੋ ਉਦੇਸ਼ ਦੇ ਲਿੰਗ ਵਚਨ ਅਨੁਸਾਰ ਰੂਪਾਂਤਰਿਤ ਹੁੰਦਾ ਹੈ। ਪੂਰਨ ਪੱਖ ਨੂੰ 
ਪੂਰਨ ਕਿਰਦੰਤ ਸਹਾਇਕ ਕਿਰਿਆਵਾਂ ਰਾਹੀ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ : ਵਰਤਮਾਨੀ 
ਪੂਰਨ ਪੱਖ ਅਤੇ ਭੂਤਕਾਲੀ ਪੂਰਨ ਪੱਖ! ਮਲਵਈ ਉਪਭਾਸ਼ਾ ਵਿਚਲੇ ਵਿਆਕਰਨਿਕ ਪ੍ਰਵਰਗ 
ਪੂਰਨ ਪੱਖ ਨੂੰ ਹੇਠਾਂ ਕੁਝ ਉਦਾਹਰਨਾਂ ਨਾਲ ਵਿਖਆਇਆ ਗਿਆ ਹੈ : 


59. ਮੁੰਡਾ ਛੱਪੜ ਬਿੱਚ ਨਾਤਾ | 


1161)3 ੮॥੪00੪੨ 01੮ ।8੧3. 
60. _ ਕੁੜੀ ਛੱਪੜ ਬਿੱਚ ਨੂਾਤੀ। 


€0₹। ੧੪0੪੨ 91੮੮ 5੧ 


51 


61. ਮੁੰਡੇ ਛੱਪੜ ਬਿੱਚ ਨੂਹਾਤੇ। 


116 1)੬ ੮1॥੪੩00੩੮ 91੮੮ ।8੧੬ 


62. ਕੁੜੀਆਂ ਛੱਪੜ ਬਿੱਚ ਨ੍ਹਾਤੀਆਂ। 


0ਕ।ਰੈ' ੧੪0੪੨ 91੮੮ ।੧5੧।ਰੈਂ. 
63. _ ਮੁੰਡੇ ਨੇ ਕੁੜੀ ਨੂੰ ਰੁਮਾਲ ਦਿੱਤਾ ਸੀ/ਤੀ। 


1162੬ ।੬ 0੧1 10 0113 0।੧੧੧3 5।/1।. 


64. ਮੁੰਡੇ ਨੇ ਕੁੜੀ ਨੂੰ ਰੁਮਾਲ ਦਿੱਤਾ ਹੈ/ਐ। 


1612੬ । 0੧ 0 10131 0।੧੧੩ 1੬/£. 

ਉਪਰੋਕਤ ਵਾਕ (59-62) ਪੂਰਨ ਪੱਖ ਦੀਆਂ ਉਦਾਹਰਨਾਂ ਹਨ ਜਿਨ੍ਹਾਂ ਵਿੱਚ ਪੂਰਾ 
ਹੋਇਆ ਕਾਰਜ ਬਿਨ੍ਹਾਂ ਕਿਸੇ ਵਿਸ਼ੇਸ਼-ਸਮੇਂ ਦੀ ਜਾਕਾਰੀ ਦਿੱਤਿਆਂ ਮੁਕੰਮਲ ਹੋ ਚੁੱਕਾ ਹੈ। ਵਾਕ 
(63) ਭੂਤਕਾਲੀ ਕਿਰਦੰਤ ਪੂਰਨ ਪੱਖੀ ਵਾਕ ਹੈ ਅਤੇ ਵਾਕ (64) ਵਰਤਮਾਨ ਕਿਰਦੰਤ ਪੂਰਨ 
ਪੱਖੀ ਵਾਕ ਹੈ। 
2.2.4.5.3. ਸੰਚਾਲਕ ਪੱਖ 

ਮਲਵਈ ਉਪਭਾਸ਼ਾ ਵਿੱਚ ਸੰਚਾਲਕ ਪੱਖ ਮੁੱਖ ਕਿਰਿਆ ਤੋਂ ਬਾਅਦ ਸੰਚਾਲਕ ਰੂਪ “ਰਹੇ” 
ਨਾਲ ਸਾਕਾਰ ਹੁੰਦਾ ਹੈ। ਸੰਚਾਲਕ ਰੂਪ ਰਹੇ ਆਪਏ ਉਦੇਸ਼ ਦੇ ਲਿੰਗ, ਵਚਨ ਅਤੇ ਪੁਰਖ ਦੇ ਪੱਖ 
ਤੋਂ ਰੂਪਾਂਤਰਿਤ ਹੁੰਦਾ ਹੈ। ਸੰਚਾਲਕ ਰੂਪ “ਰਇਆ” ਕਿਰਿਆ ਦੁਆਰਾ ਹੋ ਰਹੇ ਕਾਰਜ ਜਾਂ 
ਪ੍ਰਕਿਰਿਆ ਦੀ ਸੰਚਾਲਿਕਤਾ ਨੂੰ ਬਿਆਨ ਕਰਦਾ ਹੈ। ਭਾਵ ਕਿਰਿਆ ਅਜੇ ਸੰਪੂਰਨ ਨਹੀਂ ਹੋਈ। 
ਸੰਚਾਲਕ ਪੱਖੀ ਵਾਕਾਂ ਨੂੰ ਵਰਤਮਾਨੀ, ਭੂਤਕਾਲੀ ਅਤੇ ਭਵਿੱਖਕਾਲੀ ਬਣਾਉ ਵਾਸਤੇ ਕਾਲਿਕ 
ਸਹਾਇਕ ਕਿਰਿਆਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਦੀਆਂ ਹੋਰਨਾਂ ਉਪਭਾਸ਼ਾਵਾਂ ਦੇ 
ਮੁਕਾਬਲੇ ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ “ਰਹੇ` ਸੰਚਾਲਕ ਰੂਪ ਵਿੱਚ ਵਰਤੀ ਜਾਂਦੀ 
/ਹ/ ਧੁਨੀ ਵਿਅੰਜਨ ਰੂਪ ਵਿੱਚ ਬੋਲੀ ਜਾਂਦੀ ਹੈ। ਭਾਵ ਪੰਜਾਬੀ ਦੀਆਂ ਹੋਰ ਉਪਭਾਸ਼ਾਵਾਂ ਵਿੱਚ 


ਜਿੱਥੇ ਇਹ ਧੁਨੀ ਸੁਰ ਵਿੱਚ ਤਬਦੀਲ ਹੋ ਜਾਂਦੀ ਹੈ ਉਥੇ ਮਲਵਈ ਉਪਭਾਸ਼ਾ ਵਿੱਚ ਇਸਦਾ 


52 


ਉਚਾਰਨ ਲਹਿਜਾ ਵਿਅੰਜਨ ਰੂਪ ਵਾਲਾ ਹੀ ਰਹਿੰਦਾ ਹੈ। ਵਿਆਕਰਨਿਕ ਪ੍ਰਵਰਗ ਸੰਚਾਲਕ 
ਪੱਖ ਨੂੰ ਹੇਠਾਂ ਕੁਝ ਉਦਾਹਰਨਾਂ ਨਾਲ ਵਿਖਆਇਆ ਗਿਆ ਹੈ: 


65. _ ਕੁੜੀ ਕਿਤਾਬ ਪੜ੍ਹ ਰਹੀ ਐ। 


€0੧। ੧੩੧੦ 0੪੨੦" 13111 ਟ. 
66. _ ਕੁੜੀਆਂ ਕਿਤਾਬ ਪੜ੍ਹ ਰਹੀਆਂ ਨੇ। 


੮0੨16 1੧੧6 [2੪੨੪”" 11115 1੧੬. 
67. _ ਮੁੰਡਾ ਕਿਤਾਬ ਪੜ੍ਹ ਰਿਹਾ ਐ। 


॥101)3 1੧86 ੪੧੧੪" 1103 £. 
68. _ ਮੁੰਡੇ ਕਿਤਾਬ ਪੜ੍ਹ ਰਹੇ ਨੇ 


9101) ੧1੧86 [61੧੦ 16110 1. 


ਉਪਰੋਕਤ ਵਾਕਾਂ ਵਿੱਚ ਰਹੀ, ਰਹੀਆਂ, ਰਿਹਾ, ਰਹੇ ਆਦਿ ਸੰਚਾਲਕ ਕਿਰਿਆ ਰੂਪ 
ਵਰਤੇ ਗਏ ਹਨ। ਜੋ ਆਪਏ ਉਦੇਸ਼ ਦੇ ਲਿੰਗ, ਵਚਨ ਤੇ ਕਾਰਕ ਅਨੁਸਾਰ ਆਪਈ ਰੂਪ 
ਰੂਪਾਂਤਰਿਤ ਕਰਦੇ ਹਨ | 
2.2.5. ਵਿਸ਼ੇਸ਼ਣ ਵਾਕੰਸ਼ 

ਵਿਸ਼ੇਸ਼ਏ ਵਾਕੰਸ਼ ਬਾਰੇ ਭਾਰਤੀ ਅਤੇ ਪੱਛਮੀ ਵਿਦਵਾਨ ਇਕ ਮੱਤ ਨਹੀਂ ਹਨ। ਚੋਫ 
(1970) ਨੇ ਲਿਖਿਆ ਹੈ ਕਿ ਸਮੂਹ ਵਿਸ਼ੇਸ਼ਏ ਨਾਂਵ ਦੀ ਅਵੱਸਥਾ ਦੀ ਹੀ ਸੂਚਨਾ ਦਿੰਦੇ ਹਨ। 
ਦਰਅਸਲ ਵਿਸ਼ੇਸ਼£ ਵਾਕੰਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵਾਕ ਵਿੱਚ ਸੁਤੰਤਰ ਰੂਪ 
ਵਿੱਚ ਆ ਸਕਦਾ ਹੈ ਅਤੇ ਨਾਂਵ ਵਾਕੰਸ਼ ਦੇ ਇਕ ਵਿਸ਼ੇਸ਼£ ਦੇ ਰੂਪ ਵਿੱਚ ਵੀ ਆ ਸਕਦਾ ਹੈ। 
ਜਿਵੇਂ: 

1. ਉਸਦਾ ਕੰਮ ਬਹੁਤ ਚੰਗਾ ਐ। (ਵਿਸ਼ੇਸ਼ਏ ਵਾਕੰਸ਼) 


0੪56੩ ੮੦7੧ 98111 23੩ £. 


2. ਉਸਨੇ ਬਹੁਤ ਚੰਗਾ ਕੰਮ ਕੀਤਾ। (ਵਿਸ਼ੇਸ਼ਕ) 


0੪5੦॥੬ 96101 2328 ੮61) 118. 


53 


ਕੋਈ ਵਾਕੰਸ਼ ਵਿਸ਼ੇਸ਼ਏ ਵਾਕੰਸ਼ ਤਦ ਹੀ ਬਏਗਾ ਜੇ ਉਸਦਾ ਮੁੱਖ ਸ਼ਬਦ ਵਿਸ਼ੇਸ਼ਏ ਹੋਵੇ। 
ਸੋਹਈ ਕੁੜੀ ਨਾਂਵ ਵਾਕੰਸ਼ ਹੈ। ਇੱਥੇ ਸੋਹਈ ਵਿਸ਼ੇਸ਼ਣ ਵਾਕੰਸ਼ ਨਹੀਂ ਕਿਉਕਿ ਇਸ ਨਾਲ ਮੁੱਖ 
ਸ਼ਬਦ ਨਾਂਵ ਆ ਗਿਆ ਹੈ। ਵਿਸ਼ੇਸ਼ਟ ਇਸ ਵਾਕੰਸ਼ ਦਾ ਮੁੱਖ ਸ਼ਬਦ ਨਹੀਂ ਰਿਹਾ। ਇਸ 
ਸਿਧਾਂਤਕ ਚਰਚਾ ਦੀ ਦਿਸ਼ਾ ਵਿੱਚ ਮਲਵਈ ਉਪਭਾਸ਼ਾ ਵਿੱਚ ਹੇਠ ਲਿਖੇ ਵਿਸ਼ੇਸ਼ਣ ਵਾਕੰਸ਼ 
ਪ੍ਰਾਪਤ ਹੋਏ ਹਨ। 
ਮਲਵਈ ਉਪਭਾਸ਼ਾ ਵਿੱਚ ਕੁਝ ਅਜਿਹੇ ਵਿਸ਼ੇਸ਼ਣ ਵਰਤੇ ਹਨ ਜੋ ਨਾਂਵ ਮੁੱਖ ਸ਼ਬਦ ਦੇ 
ਪਿਛਲੱਗ ਵਿਸ਼ੇਸ਼ਕ ਵਜੋਂ ਵਿਚਰਕੇ ਆਪਏ ਵਿਸ਼ੇਸ਼ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ। ਮਲਵਈ 
ਉਪਭਾਸ਼ਾ ਵਿੱਚ ਇਨ੍ਹਾਂ ਪਿੱਛਲੱਂਗ ਵਿਸ਼ੇਸ਼ਕ ਵਿਸ਼ੇਸ਼ਛ ਦੀ ਵਰਤੋਂ ਨਿਮਨ ਵਾਕਾਂ ਵਿੱਚ ਕੀਤੀ ਜਾਂਦੀ 
ਹੈ : 
3. ਮੁੰਡਾ ਸਿਆਹਰ ਐ। 
1੧06 1)3 3181 ਏ. 
4. ਮੁੰਡਾ ਬਾਹਲਾ ਸਿਆਹਰ ਐ। 
1੧06 1)3 0813 818। ਏ. 
5. ਮੁੰਡਾ ਬਾਹਲਾ ਈ ਸਿਆਹਰ ਐ 
11613 0813 । 818। ਏ. 
6. ਮਨਜੀਤ ਕਲੋਤਾ ਐ। 
11੪।]1੧ ੪10੧੩ £. 
ਨ ਸੋਡਾ ਮੁੰਡਾ ਬਾਹਲਾ ਅੱਥਰਾ ਐ। 
50158 11613 08113 1111੩ £. 
8. ਸਾਡਾ ਮੁੰਡਾ ਤੇ ਬਹੁਤ ਸਮਝਦਾਰ ਐ। 
5੩1੩ 11013 ੧੬ 08101 5318]6"ਧ੩। ਏ. 


ਉਪਰੋਕਤ ਤੋਂ ਇਲਾਵਾ ਮਲਵਈ ਉਪਭਾਸ਼ਾ ਵਿੱਚ ਵਿਸ਼ੇਸ਼ਏ ਵਾਕੰਸ਼ ਨਿਮਨ ਪ੍ਰਕਾਰ ਦੇ 


ਵਾਕਾਂ ਵਿੱਚ ਮਿਲਦੇ ਹਨ। 


54 


9. ਬਿਸਨੇ ਦਾ ਬੱਡਾ ਮੁੰਡਾ ਸਰਪੰਚ ਬਣ ਗਿਆ। 
0151੪ 0੩ 96210 10013 581305€ 061੧ 13.. 
(0 ਗੱਡੇ ਤੇ ਬੈਠਾ ਗੱਭਰੂਟ ਮੁੰਡਾ ਗੀਤ ਗਾ ਰਹਿਹਾ ਤੀ। 
9801੬ ੧੬ 0811੩ 960970₹ 10013 £1੧0237110801. 
[ਰਿ ਰੋਂਦਾ ਹੋਇਆ ਛੋਟਾ ਬੱਚਾ ਮਾਂ ਕੋਲ ਗਿਆ। 
੧603 1॥੦1੩ ੮1੦1੩ 08੦੦੩ ।॥੩ਂ ॥੦। ਹ13. 
0 ਛੱਤੀ ਘਰਾਂ ਨੇ ਪਹਿਲਬਾਨ ਪਾਲਿਆ ਹੋਇਆ ਤੀ। 


61101 ੪78 1੬ 7₹11161031 3113 1013 101. 
13. ਦੇ ਬੱਕਰੀਆਂ ਸੌਲਾਂ ਸੇਰ ਦੁੱਧ ਦਿੰਦੀਆਂ ਨੇ। 
00 0963113 8੨18 5 000ਹਰ 01015 11੬. 


2.2.6. ਕਿਰਿਆ ਵਿਸ਼ੇਸ਼£ ਵਾਕੰਸ਼ 

ਕਿਰਿਆ ਵਾਕੰਸ਼ ਵਾਕ ਦਾ ਅਹਿਮ ਹਿੱਸਾ ਹੁੰਦਾ ਹੈ। ਕੋਈ ਵੀ ਵਾਕ ਕਿਰਿਆ ਜਾਂ ਕਿਰਿਆ 
ਵਾਕੰਸ਼ ਤੋਂ ਬਿਨ੍ਹਾਂ ਵਾਕ ਨਹੀਂ ਬਣ ਸਕਦਾ। ਕਿਰਿਆ ਵਾਕੰਸ਼ ਆਪਏ ਅੰਦਰ ਬਹੁ-ਅਰਥੀ 
ਸੰਭਾਵਨਾਵਾਂ ਰੱਖਦਾ ਹੈ। ਕਿਰਿਆਵਾਂ ਵਿੱਚ ਅਰਥ ਪੱਖ ਬਹੁਤ ਅਹਿਮ ਹੁੰਦਾ ਹੈ। ਅਰਥ ਪੱਖ 
ਜਿਨ੍ਹਾਂ ਗੱਲਾਂ ਦੀ ਮੰਗ ਕਰਦਾ ਹੈ, ਕਿਰਿਆਵਾਂ ਉਹਨਾਂ ਸਾਰੇ ਪੱਖਾਂ ਨੂੰ ਪੂਰਾ ਕਰਨ ਦੀ ਸਮਰੱਥਾ 
ਨਹੀਂ ਰੱਖਦੀਆਂ ਹਨ। ਇਕ ਵਾਕ ਵਿੱਚ ਕਰਤਾ, ਕਰਮ ਤੇ ਪੂਰਕ ਤੋਂ ਇਲਾਵਾ ਕੁਝ ਹੋਰ ਕਾਰਜ਼ੀ 
ਤੱਤ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕਿਰਿਆ ਵਿਸ਼ੇਸ਼ਏ ਵਾਕੰਸ਼ ਪ੍ਰਮੁੱਖ ਤੱਤ ਹੈ। ਵਾਕ ਵਿੱਚ ਕੁਝ ਅਜਿਹੇ 
ਭਾਵ ਹੁੰਦੇ ਹਨ ਜਿਹਨਾਂ ਦਾ ਪ੍ਰਗਟਾਵਾ ਕਿਰਿਆ ਵਿਸ਼ੇਸ਼ਏ ਵਾਕੰਸ਼ ਹੀ ਕਰ ਸਕਦੇ ਹਨ। 
ਕਿਰਿਆਵਾਂ ਦੇ ਵਿਭਿੰਨ ਪ੍ਰਸੰਗਾਂ ਵਿੱਚ ਇਹ ਕਾਰਜ਼ਸੀਲ ਹੁੰਦੇ ਹਨ। ਕਿਰਿਆ ਆਪਏ ਆਪ ਵਿੱਚ 
ਇਕ ਘਟਨਾਂ ਜਾਂ ਸਥਿਤੀ ਹੈ, ਜੋ ਕਿਸੇ ਖਾਸ ਸਮੇਂ ਵਿੱਚ ਵਾਪਰਦੀ ਹੈ। ਵਾਕ ਵਿੱਚ ਕਿਰਿਆਵਾਂ 
ਇਕ ਤਰ੍ਹਾਂ ਨਾਲ ਜੀਵੰਤ ਭੂਮਿਕਾ ਨਿਭਾਉਂਦੀਆਂ ਹਨ। ਕਿਰਿਆਵਾਂ ਦੇ ਰੂਪ ਵਿੱਚ ਬਹੁਤ ਜ਼ਿਆਦਾ 


ਵਿਭਿੰਨਤਾ ਹੁੰਦੀ ਹੈ। ਇਹ ਵਿਭਿੰਨਤਾ ਆਕਾਰ-ਪ੍ਰਕਾਰ ਅਤੇ ਵੱਖ-ਵੱਖ ਅਰਥਾਂ ਦੀ ਦ੍ਰਿਸ਼ਟੀ ਤੋਂ 


55 


ਕਿਰਿਆ ਵਿਸ਼ੈਸ਼ਏ ਵਾਕੰਸ਼ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਜਿਵੇਂ ਵਾਕ ਵਿੱਚ ਕਰਮ ਦੀ 
ਕਾਰਜ਼ਸੀਲਤਾ ਸਪੱਸ਼ਟ ਕਰਨ ਲਈ ਸਕਰਮਕ ਕਿਰਿਆ ਅਹਿਮ ਸਥਾਨ ਰੱਖਦੀ ਹੈ, ਉਸੇ ਤਰ੍ਹਾਂ 
ਕਿਰਿਆ ਦੀ ਕਿਸਮ ਵਿਸ਼ੇਸ਼ ਪ੍ਰਕਾਰ ਦੇ ਕਿਰਿਆ ਵਿਸ਼ੇਸ਼ ਵਾਕੰਸ਼ ਦੀ ਮੰਗ ਕਰਦੀ ਹੈ। 
ਨਛੱਤਰ ਸਿੰਘ (2007:209) ਅਨੁਸਾਰ ਕਿਰਿਆ ਵਾਕੰਸ਼ ਵਿੱਚ ਕਿਰਿਆ ਵਿਸ਼ੇਸ਼ਏ ਵਾਕੰਸ਼ ਦਾ 
ਸਥਾਨ ਬਹੁਤ ਅਹਿਮ ਹੈ। ਇਹ ਕਿਰਿਆ ਨੂੰ ਸਮ, ਸਥਾਨ, ਵਿਧੀ ਅਤੇ ਕਾਰਨ ਆਦਿ ਦੀ 
ਦ੍ਰਿਸ਼ਟੀ ਤੋਂ ਪ੍ਰਭਾਵਿਤ ਕਰਦਾ ਹੈ। ਇਸ ਲਈ ਬਣਤਰ ਦੇ ਆਧਾਰ ਤੇ ਮਲਵਈ ਉਪਭਾਸ਼ਾ ਦੇ 
ਕਿਰਿਆ ਵਿਸ਼ੇਸ਼ਏ ਵਾਕੰਸ਼ ਨੂੰ ਨਿਮਨ ਪ੍ਰਕਾਰ ਦੀਆਂ ਸ਼੍ਰਈੀਆਂ ਵਿੱਚ ਵੰਡਿਆ ਜਾਂਦਾ ਹੈ। 
2.2.6.1. ਮੂਲ ਕਿਰਿਆ ਵਿਸ਼ੇਸ਼£ ਵਾਕੰਸ਼ 

ਮੂਲ ਕਿਰਿਆ ਵਿਸ਼ੇਸ਼ਏ ਵਾਕੰਸ਼ ਵਿੱਚ ਮੂਲ ਕਿਰਿਆ ਵਿਸ਼ੇਸ਼, ਕਿਰਿਆ ਵਿਸ਼ੇਸ਼ਏ 
ਵਾਕੰਸ਼ ਵਿੱਚ ਮੁੱਖ ਸ਼ਬਦ ਵਜੋਂ ਵਿਚਰਦਾ ਹੈ। ਜਿਵੇਂ: 

1. _ਬੱਡੀ ਮ੍ਰਂਸ ਅੰਦਰ ਬੰਨੂਦੇ। 


1੦1)1)1 983 30੦1 06160. 


2. ਉਹ ਬਾਹਰ ਖੜ੍ਹੇ ਬੇ ਤੇ। 
01 981 ੧1੦੧੬ 0੬ (ਏ. 


3. ਉਹ ਛੱਜ ਹੇਠ ਬੈਠੇ। 


01 018] 1੬11 9£10£ਟ. 


ਉਪਰੋਕਤ ਵਾਕਾਂ ਵਿੱਚ ਅੰਦਰ, ਬਾਹਰ, ਹੇਠ ਮੂਲ ਕਿਰਿਆ ਵਿਸ਼ੇਸ਼ਏ ਵਾਕੰਸ਼ ਵਰਤੇ 
ਗਏ ਹਨ। ਉਕਤ ਬਏਤਰ ਵਿੱਚ ਸਿਰਫ਼ ਇਕ ਸ਼ਬਦ ਕਿਰਿਆ ਵਿਸ਼ੇਸ਼ਏ ਵਾਕੰਸ਼ ਦਾ ਕਾਰਜ 
ਨਿਭਾ ਰਿਹਾ ਹੈ। ਅਜਿਹੀ ਬਛਤਰ ਵਿੱਚ ਜੇਕਰ ਕੋਈ ਹੋਰ ਸ਼ਬਦ ਕਿਰਿਆ ਵਿਸ਼ੇਸ਼ ਵਾਕੰਸ਼ 
ਦਾ ਹਿੱਸਾ ਹੋਵੇ ਤਾਂ ਉਹ ਮੁੱਖ ਸ਼ਬਦ ਕਿਰਿਆ ਵਿਸ਼ੇਸ਼ਏ ਵਾਕੰਸ਼ ਦਾ ਹੀ ਵਿਸਥਾਰ ਕਰ ਰਿਹਾ 
ਹੁੰਦਾ ਹੈ। ਮਲਵਈ ਉਪਭਾਸ਼ਾ ਦੀ ਸਾਧਾਰਨ ਕਿਰਿਆ ਵਿਸ਼ੇਸ਼ਏ ਵਾਕੰਸ਼ ਦੀ ਬਣਤਰ ਦਾ 


ਵਿਸਥਾਰ ਨਿਮਨ ਅਨੁਸਾਰ ਹੁੰਦਾ ਹੈ। 


56 


4. __ ਬੱਡੀ ਮ੍ਰੌਂਸ ਬਾੜੇ ਅੰਦਰ ਬੰਨੂਦੇ। 


181)1)1 9183 08 6031 16160. 


5. __ਬੱਡੀ ਮੂਰੱਸ ਖੁਰਲੀ ਤੇ ਬਾੜੇ ਅੰਦਰ ਬੰਨੂਦੇ। 


॥੪1)1)1 ੧੬3 ॥॥੧111 ੧੯ 08 3081 93030. 
6. __ਬੱਡੀ ਮ੍ਰੱਸ ਕਿੱਲੇ ਨਾਲ ਖੁਰਲੀ ਤੇ ਬਾੜੇ ਅੰਦਰ ਬੰਨੂਦੇ। 


1੪1)1)1 91੬3 111੬ ॥੩1 1੧711 ੧੬ 982 3081 1031370. 
7. __ਬੱਡੀ ਮ੍ਰੱਸ ਬੱਡੇ ਕਿੱਲੇ ਨਾਲ ਖੁਰਲੀ ਤੇ ਬਾੜੇ ਅੰਦਰ ਬੰਨੂਦੇ। 


1੪1)1)1 1੬੧ 081)19੬ 1111 ॥੩1 17111 ੧੬ 08 3031 03170. 
8. __ਬੱਡੀ ਮ੍ਰੱਸ ਕੱਸਕੇ ਬੱਡੇ ਕਿੱਲੇ ਨਾਲ ਖੁਰਲੀ ਤੋ ਬਾੜੇ ਅੰਦਰ ਬੰਨੁਦੇ। 


1੪1)1)1 1੧੬੧ ੪੪੪੪੬ 98121) 111੬ ॥੩1 1111 ੧੬ 08੧੬ ਰ0ਰ1 
1੪॥3”0ਟ. 


ਉਕਤ ਕਿਰਿਆ ਵਿਸ਼ੇਸ਼ਏ ਵਾਕੰਸ਼ ਬਏਤਰ ਨੂੰ ਮੂਲ ਤੇ ਜਟਿਲ ਸੰਬੰਧਕਾਂ ਰਾਹੀ ਹੋਰ 
ਵਧਾਇਆ ਜਾ ਸਕਦਾ ਹੈ। 
2.2.6.2. ਵਿਉਂਤਪਤ ਕਿਰਿਆ ਵਿਸ਼ੇਸ਼£ ਵਾਕੰਸ਼ 

ਵਿਉਤਪਤ ਕਿਰਿਆ ਵਿਸ਼ੇਸ਼ਏ, ਕਿਰਿਆ ਵਿਸ਼ੇਸ਼£ ਵਾਕੰਸ਼ ਵਿੱਚ ਮੁੱਖ ਸ਼ਬਦ ਵਜੋਂ 
ਵਿਚਰਦਾ ਹੈ। ਜਿਵੇਂ: 


9. ਭਾਨਾ ਅਡੋਲ ਖੜਾ ਤੀ। 


[18118 5] 01 51201 151੧8 0. 
10. _ ਐਮ ਬੈਬਜ੍ਹਾ ਰੋਈ ਜਾਨੈ। 


£116 0005]8 101 181. 


11. ਬਿਸਨਾ ਸਬੇਰਸਾਰ ਚਲਾ ਗਿਐ। 


015513 55001587 2318 £1£. 


ਉਪਰੋਕਤ ਵਾਕਾਂ ਵਿੱਚ ਅਡੋਲ, ਬੇਬਜ੍ਹਾ, ਸਬੇਰਸਾਰ ਵਿਉਂਤਪਤ ਕਿਰਿਆ ਵਿਸ਼ੇਸ਼ਏ 
ਵਾਕੰਸ਼ ਵਰਤੇ ਗਏ ਹਨ। ਜੋ ਕਿਰਿਆ ਵਿਸ਼ੇਸ਼ ਵਾਕੰਸ਼ ਵਿੱਚ ਮੁੱਖ ਸ਼ਬਦ ਦੀ ਭੂਮਿਕਾ ਨਿਭਾਅ 


ਰਹੇ ਹਨ। ਕਿਰਿਆ ਵਿਸ਼ੇਸ਼ਏ ਵਾਕੰਸ਼ ਦੀ ਅਜਿਹੀ ਬਏਤਰ ਵਿੱਚ ਮੁੱਖ ਸ਼ਬਦ ਵਿਉਤਪਤ 


57 


ਕਿਰਿਆ ਵਿਸ਼ੇਸ਼ਏ ਸ਼ਬਦ ਸ੍ਰੇਈ ਦਾ ਹੁੰਦਾ ਹੈ ਤੇ ਵਾਕੰਸ਼ ਵਿੱਚ ਦੂਸਰੇ ਕਿਰਿਆ ਵਿਸ਼ੇਸ਼ਣ ਸ਼ਬਦ 
ਮੁੱਖ ਸ਼ਬਦ ਦਾ ਹੀ ਵਿਸਥਾਰ ਕਰਦੇ ਹਨ। ਜਿਵੇਂ: 


12. ਭਾਨਾ ਅਡੋਲ ਖੜਾ ਤੀ। 


[1818 1201 1੪੧3 ੧1. 
13. ਭਾਨਾ ਦਸ ਬਜੇ ਤੋਂ ਅਡੋਲ ਖੜਾ ਤੀ। 


[1818 085 08] 16 ੪1201 1੪੧81. 
14. ਭਾਨਾ ਸਬੇਰ ਦਸ ਬਜੇ ਤੋਂ ਅਡੋਲ ਖੜਾ ਤੀ। 


[18118 56001 0੪5 0810 16 81201 1੪1੧8 11. 
15. ਭਾਨਾ ਕੱਲ੍ਹ ਸਬੇਰ ਦਸ ਬਜੇ ਤੋਂ ਅਡੋਲ ਖੜਾ ਤੀ। 


[1818 ੮੪117 5੪061 085 0610 16 81201 1੪੧30. 
2.2.6.3. _ ਸਮਾਸੀ ਕਿਰਿਆ ਵਿਸ਼ੇਸ਼ਏ ਵਾਕੰਸ਼ 


ਸਮਾਸੀ ਕਿਰਿਆ ਵਿਸ਼ੇਸ਼ਏ ਵਾਕੰਸ਼ ਵਿੱਚ ਸੰਯੁਕਤ ਕਿਰਿਆ ਵਿਸ਼ੇਸ਼, ਕਿਰਿਆ 
ਵਿਸ਼ੇਸ਼ਏ ਵਾਕੰਸ਼ ਵਿੱਚ ਮੁੱਖ ਸ਼ਬਦ ਵਜੋਂ ਵਿਚਰਦਾ ਹੈ। ਜਿਵੇਂ: 


16. ਫੌਜਾ ਹਰ-ਸਾਲ ਦੌੜਦੈ। 


"18 ॥੪1੪5381 0੮1੧0. 
17. ਨੰਦ ਕੱਲ੍ਹ-ਰਾਤ ਮਰ ਗਿਐ। 


060 ਵ3116-181 1031 £1£. 


18. ਦਾਨੀ ਸਹਿਜ-ਸੁਭਾ ਬੋਲ ਪਈ। 


01811 5੪1-5008 001 61. 
ਉਪਰੋਕਤ ਵਾਕਾਂ ਵਿੱਚ ਹਰ-ਸਾਲ, ਕੱਲ੍ਹ-ਰਾਤ, ਸਹਿਜ-ਸੁਭਾ ਸਮਾਸੀ ਕਿਰਿਆ 


ਵਿਸ਼ੇਸ਼£ ਵਾਕੰਸ਼ ਵਰਤੇ ਗਏ ਹਨ ਜੋ ਕਿਰਿਆ ਵਿਸ਼ੇਸ਼ਏ ਵਾਕੰਸ਼ ਵਿੱਚ ਮੁੱਖ ਸ਼ਬਦ ਦੀ ਭੂਮਿਕਾ 
ਨਿਭਾਅ ਰਹੇ ਹਨ। ਸਮਾਸੀ ਕਿਰਿਆ ਵਿਸ਼ੇਸ਼ਣ ਵਾਕੰਸ਼ ਦੀ ਅਜਿਹੀ ਬਛਤਰ ਵਿੱਚ ਮੁੱਖ ਸ਼ਬਦ 
ਸਮਾਸੀ ਕਿਰਿਆ ਵਿਸ਼ੇਸ਼ਣ ਸ਼ਬਦ ਸ੍ਰੇਈ ਦਾ ਹੁੰਦਾ ਹੈ ਤੇ ਵਾਕੰਸ਼ ਵਿੱਚ ਦੂਸਰੇ ਕਿਰਿਆ 


ਵਿਸ਼ੇਸ਼ਣ ਸ਼ਬਦ ਮੁੱਖ ਸ਼ਬਦ ਦਾ ਹੀ ਵਿਸਥਾਰ ਕਰਦੇ ਹਨ। ਜਿਵੇਂ: 


58 


19. ਫੌਜਾ ਹਰ-ਸਾਲ ਦੌੜਦੈ। 


"18 ॥੪1੪5381 0>1੧0ਟ. 


20. ਫੌਜਾ ਅਜੇ ਬੀ ਹਰ-ਸਾਲ ਦੌੜਦੇ। 


੮18 ੪] 01 1੪16581 0੮1੧0. 
21. ਫੌਜਾ ਸਾਲਾਂ ਤੋਂ ਅਜੇ ਬੀ ਹਰ-ਸਾਲ ਦੌੜਦੈ। 


8 5818 (60 30 01 ॥੪18581 0>1₹0ਟ. 


22. ਫੌਜਾ ਦਸ ਸਾਲਾਂ ਤੋਂ ਅਜੇ ਬੀ ਹਰ-ਸਾਲ ਦੌੜਦੇ। 


੮18 085 5818 (6 ਰ]0 01 1॥੪16531 0੮1੧0. 


23. ਫੌਜਾ ਪਿਛਲੇ ਦਸ ਸਾਲਾਂ ਤੋਂ ਅਜੇ ਬੀ ਹਰ-ਸਾਲ ਦੌੜਦੇ। 


18 16161 0੪5 5813 (6 ੪10 01 1੪16531 0>₹0£. 


ਮਲਵਈ ਉਪਭਾਸ਼ਾ ਦੇ ਕਿਰਿਆ ਵਿਸ਼ੇਸ਼ਏ-ਵਾਕੰਸ਼ ਦੇ ਅਧਿਐਨ ਤੋਂ ਪਤਾ ਲੱਗਦਾ ਹੈ 
ਕਿ ਮਲਵਈ ਕਿਰਿਆ ਵਿਸ਼ੇਸ਼ਏ-ਵਾਕੌਸ਼ ਕਈ ਤਰੀਕਿਆਂ ਨਾਲ ਬਦਦਾ ਹੈ। ਮੂਲ ਕਿਰਿਆ 
ਵਿਸ਼ੇਸ਼, ਵਿਉਂਤਪਤ ਕਿਰਿਆ ਵਿਸ਼ੇਸ਼ਏ ਤੇ ਸਮਾਸੀ ਕਿਰਿਆ ਵਿਸ਼ੇਸ਼ਏ, ਕਿਰਿਆ ਵਿਸ਼ੇਸ਼ਏ- 
ਵਾਕੰਸ਼ ਵਿੱਚ ਮੁੱਖ ਸ਼ਬਦ ਵੱਜੋਂ ਵਿਚਰਦੇ ਹਨ। ਇਹ ਕਿਰਿਆ ਵਿਸ਼ੇਸ਼ਏ ਮੁੱਖ ਸ਼ਬਦ ਦੇ ਤੌਰ ਤੇ 
ਕਿਰਿਆ ਵਿਸ਼ੇਸ਼ਏ-ਵਾਕੰਸ਼ ਵਿੱਚ ਵਿਚਰ ਹਨ ਅਤੇ ਹੋਰ ਸਹਾਇਕ ਕਿਰਿਆ ਵਿਸ਼ੇਸ਼ਏ ਮੁੱਖ 
ਸ਼ਬਦ ਕਿਰਿਆ ਵਿਸ਼ੇਸ਼ ਦਾ ਅਰਥ ਵਿਸਥਾਰ ਕਰਦੇ ਹਨ। ਇਸ ਤੋਂ ਇਲਾਵਾ ਨਾਂਵ ਸ੍ਰੇਈ 
ਨਾਲ ਸੰਬੰਧਕਾਂ ਦੇ ਪ੍ਰਯੋਗ ਦੁਆਰਾ ਕਿਰਿਆ ਵਿਸ਼ੇਸ਼ਏ-ਵਾਕੰਸ਼ ਬਈਏ ਜਾਂਦੇ ਹਨ। ਸੰਬੰਧਕਾਂ ਦੀ 
ਵਰਤੋਂ ਨਾਲ ਕਿਰਿਆ ਵਿਸ਼ੇਸ਼ਏ-ਵਾਕੰਸ਼ ਦਾ ਮਨਚਾਹਾ ਵਿਸਥਾਰ ਕੀਤਾ ਜਾ ਸਕਦਾ ਹੈ। 
ਸਾਰੰਸ਼ 

ਇਸ ਅਧਿਆਇ ਵਿੱਚ ਅਸੀਂ ਰੂਪਾਂਤਰੀ ਵਿਆਕਰਨ ਦੀ ਸਿਧਾਂਤਕ ਸੇਧ ਵਿੱਚ ਮਲਵਈ ਵਾਕ 
ਬਣਤਰ ਦਾ ਅਧਿਐਨ ਕੀਤਾ ਹੈ। ਇਸ ਲਈ ਆਪਏ ਅਧਿਐਨ ਦਾ ਅਰੰਭ ਬਿੰਦੂ ਵਾਕੰਸ਼ ਬਣਤਰ ਨੂੰ 
ਬਣਾਇਆ ਹੈ। ਵਾਕੰਸ਼ ਪਛਾ ਕਰਨ ਲਈ ਪੁਨਰਸਥਾਪਨ, ਕ੍ਰਮ-ਪਰਿਵਰਤਨ ਅਤੇ ਸੰਯੋਗੀਕਰਨ ਜਿਹੇ 


ਸੰਕਲਪ ਉਲੀਕੇ ਗਏ ਹਨ। ਪੁਨਰਸਥਾਪਨ ਰਾਹੀ ਵਾਕੰਸ਼ ਦੀ ਪਛਾਇ ਕਰਨ ਲਈ ਸਮੁੱਚੇ ਵਾਕੰਸ਼ ਦੀ 


59 


ਜਗ੍ਹਾ ਤੇ ਪੜਨਾਵੀਂ ਰੂਪ ਆ ਜਾਂਦਾ ਹੈ। ਜੈਕਰ ਅਸੀਂ ਅਧੂਰੇ ਵਾਕੰਸ਼ ਜੀ ਜਗ੍ਹਾ ਤੇ ਪੜਨਾਵੀਂ ਰੂਪ ਦਾ 
ਪ੍ਰਯੋਗ ਕਰਦੇ ਹਾਂ ਤਾਂ ਵਾਕ ਅਵਿਆਕਰਨਿਕ ਹੋ ਜਾਂਦਾ ਹੈ। “ਕ੍ਰਮ ਪਰਿਵਰਤਨ” ਰਾਹੀਂ ਵੀ ਵਾਕ ਵਿਚਲੇ 
ਵਾਕੰਸ਼ਾਂ ਨੂੰ ਨਿਖੇੜਿਆ ਜਾਂਦਾ ਹੈ। ਕਿਸੇ ਵਾਕ ਵਿਚਲਾ ਵਾਕੰਸ਼ ਸਮੁੱਚੀ ਬਣਤਰ ਰਾਹੀਂ ਹੀ ਵਾਕ ਵਿੱਚ ਸਥਾਨ 
ਬਦਲੀ ਕਰ ਸਕਦਾ ਹੈ। ਜੇਕਰ ਅਧੂਰੇ ਵਾਕੰਸ਼ ਦੀ ਸਥਾਨ ਬਦਲੀ ਕੀਤੀ ਜਾਵੇ ਤਾਂ ਵਾਕ ਅਵਿਆਕਰਨਿਕ ਹੋ 
ਜਾਂਦਾ ਹੈ। ਵਾਕੰਸ਼ ਨੂੰ ਨਿਖੇੜਣ ਦਾ ਇਕ ਹੋਰ ਢੰਗ 'ਸੰਯੋਗੀਕਰਨ' ਹੈ। ਵਾਕੰਸ਼ਾਂ ਨੂੰ ਯੋਜਕ ਮਿਲਾਉਂਦੇ ਹਨ, 
ਵਾਕੰਸ਼ਾਂ ਦੇ ਇਸ ਤਰ੍ਹਾਂ ਦੇ ਸੰਯੋਗ ਨੂੰ ਸੰਯੋਗੀਕਰਨ ਕਿਹਾ ਜਾਂਦਾ ਹੈ। 'ਸੰਯੋਗੀਕਰਨ” ਰਾਹੀਂ ਉਹਨਾਂ ਵਾਕਾਂ ਦਾ 
ਨਿਖੇੜਾ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਕੁਝ ਤੱਤ ਸਾਂਝੇ ਹੁੰਦੇ ਹਨ ਅਤੇ ਜੇ ਇਕ ਵਾਕੰਸ਼ ਦੇ ਕਿਸੇ ਤੱਤ ਵਿੱਚ ਕੋਈ 
ਤਬਦੀਲੀ ਕੀਤੀ ਜਾਵੇ ਤਾਂ ਦੂਜਾ ਸੰਯੋਗੀ ਵਾਕੰਸ਼ ਅਸਪਸ਼ਟ ਅਤੇ ਅਵਿਆਕਰਨਿਕ ਹੋ ਜਾਂਦਾ ਹੈ। 
ਮਲਵਈ ਉਪਭਾਸ਼ਾ ਦੇ ਇਕ ਸਾਧਾਰਨ ਵਾਕ ਵਿੱਚ ਕਰਤਾ ਨਾਂਵ ਵਾਕੰਸ਼, ਕਰਮ ਨਾਂਵ ਵਾਕੰਸ਼ 
ਅਤੇ ਪੂਰਕ ਨਾਂਵ ਵਾਕੰਸ਼ ਵਿਚਰ ਸਕਦੇ ਹਨ। ਕਰਮ ਸਹਿਤ ਕਰਤਰੀਵਾਚੀ ਵਾਕਾਂ ਵਿੱਚ 
ਕਰਤਾ ਨਾਂਵ ਵਾਕੰਸ਼ ਉਦੇਸ਼ ਦਾ ਸਥਾਨ ਗ੍ਰਹਿ ਕਰਦਾ ਹੈ ਅਤੇ ਕਰਮ ਨਾਂਵ ਵਾਕੰਸ਼ 
ਕਿਰਿਆ ਵਾਕੰਸ਼ ਦੀ ਅਧੀਨਤਾ ਸਵੀਕਾਰ ਕਰਦਾ ਹੈ। ਕਰਤਾ ਰਹਿਤ ਕਰਮਈਵਾਦੀ ਵਾਕਾਂ 
ਵਿੱਚ ਕਰਮ ਨਾਂਵ ਵਾਕੰਸ਼ ਉਦੇਸ਼ ਦੇ ਸਥਾਨ ਤੇ ਹੁੰਦਾ ਹੈ ਅਤੇ ਕਰਤਾ ਨਾਂਵ ਵਾਕੰਸ਼ 
ਰੈਰਹਾਜ਼ਰ ਰਹਿੰਦਾ ਹੈ। ਮਲਵਈ ਨਾਂਵ ਵਾਕੰਸ਼ ਵਿੱਚ ਮੁੱਖ ਸ਼ਬਦ ਨਾਂਵ ਸ਼੍ਰੇਈ ਦਾ ਹੁੰਦਾ ਹੈ ਤੇ 
ਬਾਕੀ ਵਿਸ਼ੇਸ਼ਕ ਮੁੱਖ ਸ਼ਬਦ ਤੋਂ ਪਹਿਲਾਂ ਵਿਚਰ ਕੇ ਨਾਂਵ ਵਾਕੰਸ਼ ਦਾ ਵਿਸਥਾਰ ਕਰਦੇ ਹਨ। 
ਪ੍ਰੰਤੂ ਕੁਝ ਖਾਸ ਵਾਕਾਂ ਵਿੱਚ ਮੁੱਖ ਸ਼ਬਦ ਨਾਲ ਆਦਰਵਾਚਕ ਵਿਸ਼ੇਸ਼ਕ ਮੁੱਖ ਸ਼ਬਦ ਤੋਂ 
ਬਾਅਦ ਵਿੱਚ ਆਉਂਦੇ ਹਨ। ਜਿਵੇਂ: 

ਬਾਈ ਜੀ ਨਹਾ ਰਏ ਨੇ। 

ਮੁਖੀ ਸਾਹਿਬਾਨ ਕੱਲ੍ਹ ਆਉਈਰੀ। 


ਇਕ ਸਾਧਾਰਨ ਕਿਰਿਆ ਵਾਕੰਸ਼ ਵਿੱਚ ਵਿਆਕਰਨਿਕ ਪ੍ਰਵਰਗਾਂ ਸਮੇਤ ਇਕ ਕਿਰਿਆ 
ਹੁੰਦੀ ਹੈ, ਭਾਵ ਕਿਰਿਆ ਵਾਕੰਸ਼ ਵਿੱਚ ਵਿਚਰ ਰਹੀ ਮੁੱਖ ਕਿਰਿਆ ਰੂਪ ਤੋਂ ਵਿਆਕਰਨਿਕ 
ਪ੍ਰ ਵਰਗਾਂ ਦੀ ਜਾਏਕਾਰੀ ਪ੍ਰਾਪਤ ਹੁੰਦੀ ਹੈ। ਇਕ ਮਿਸ਼ਰਿਤ ਕਿਰਿਆ ਵਾਕੰਸ਼ ਵਿੱਚ ਕਰਮ, 
ਪੂਰਕ ਅਤੇ ਕਿਰਿਆਵੀ ਵਿਸ਼ੇਸ਼ਣ ਕਿਰਿਆ ਵਾਕੰਸ਼ ਦੇ ਹੋਰ ਸੰਘਟਕ ਅੰਗ ਹੋ ਸਕਦੇ ਹਨ। 


60 


ਇਹ ਸੰਘਟਕ ਮਿਲਕੇ ਹੀ ਕਿਰਿਆ ਵਾਕੰਸ਼ ਦਾ ਵਿਸਥਾਰ ਕਰਦੇ ਹਨ। ਵਾਕ ਵਿੱਚ ਵਿਚਰ 
ਰਹੀ ਕਿਰਿਆ ਕਾਲਕੀ ਜਾਂ ਅਕਾਲਕੀ ਹੋ ਸਕਦੀ ਹੈ। ਇਸੇ ਆਧਾਰ ਤੇ ਕਿਰਿਆ ਵਾਕੰਸ਼ ਨੂੰ 
ਕਾਲਕੀ ਕਿਰਿਆ ਵਾਕੰਸ਼ ਅਤੇ ਅਕਾਲਕੀ ਕਿਰਿਆ ਵਾਕੰਸ਼ ਵਿੱਚ ਵੰਡਿਆ ਜਾ ਸਕਦਾ ਹੈ। 
ਕਿਰਿਆ ਵਾਕੰਸ਼ ਵਿੱਚ ਅਵੱਸਥਾ, ਕਾਲ, ਪੱਖ ਆਦਿ ਹੋਰ ਵਿਆਕਰਨਿਕ ਪ੍ਰਵਰਗ ਹਨ ਜੋ 
ਕਿਰਿਆ ਵਾਕੰਸ਼ ਨੂੰ ਪ੍ਰਭਾਵਿਤ ਕਰਦੇ ਹਨ। ਵਰਤਮਾਨ ਕਾਲ ਵਾਸਤੇ 'ਐ', ਅਤੇ “ਨੇ” 
ਸਹਾਇਕ ਕਿਰਿਆਵਾਂ ਵਰਤੀਆਂ ਜਾਂਦੀਆਂ ਹਨ। ਇਕ ਸਾਧਾਰਨ ਵਰਤਮਾਨ ਕਾਲ ਅਪੂਰਨ 
ਕ੍ਰਿਦੰਤ ਦੁਆਰਾ ਬਦਦਾ ਹੈ ਜਿਸ ਦੇ ਅਖੀਰ ਵਿੱਚ ਸਹਾਇਕ ਕਿਰਿਆ ਵਰਤੀ ਗਈ ਹੁੰਦੀ ਹੈ। 
ਸਾਧਾਰਨ ਭੂਤਕਾਲੀ ਵਾਕ ਪੂਰਨ ਕ੍ਰਿਦੰਤ ਰਾਹੀਂ ਵਿਅੱਕਤ ਹੁੰਦੇ ਹਨ। ਹੋਰ ਭੂਤਕਾਲੀ ਵਾਕ 
ਮੁੱਖ ਕਿਰਿਆ ਨਾਲ ਪਿਛੇਤਰ ਵਿਆਕਰਨਿਕ ਪ੍ਰਵਰਗ “ਪੱਖ” ਤੇ ਸਹਾਇਕ ਕਿਰਿਆ “ਤੀ” 
ਰੂਪਾਂ ਨਾਲ ਬਣਦੇ ਹਨ। ਇੱਛਾਅਰਥੀ ਕਿਰਿਆ ਰੂਪਾਂ ਨਾਲ “ਗਾ” ਪਿਛੇਤਰ ਲਗਾ ਕੇ ਭਵਿੱਖ 
ਕਾਲੀ ਵਾਕ ਬਈਏ ਜਾਂਦੇ ਹਨ। ਮਲਵਈ ਉਪਭਾਸ਼ਾ ਵਿਚਲੇ ਤਿੰਨੇ ਰੂਪ : ਅਪੂਰਨ, ਪੂਰਨ 
ਅਤੇ ਸੰਚਾਲਕ ਵਿੱਚ ਸਪੱਸ਼ਟ ਅੰਤਰ ਵੇਖਿਆ ਜਾ ਸਕਦਾ ਹੈ। ਅਪੂਰਨ ਪੱਖ ਮੁੱਖ ਕਿਰਿਆ ਦੇ 
ਪਿੱਛੇ 'ਦਾ” ਪਿਛੇਤਰ ਰੂਪ ਜਾਂ ਰੂਪਾਂ ਦੇ ਰੂਪਾਂਤਰਨ ਰਾਹੀਂ ਸਾਕਾਰ ਹੁੰਦਾ ਹੈ। ਇਕ ਸਾਧਾਰਨ 
ਵਾਕ ਵਿੱਚ “ਆ” ਪੁਲਿੰਗ ਇਕ ਵਚਨ, 'ਈ” ਇ.ਲਿੰਗ ਇਕ ਵਚਨ, “ਏ' ਪੁਲਿੰਗ ਬਹੁਵਚਨ 
ਅਤੇ “ਈਆਂ” ਇ.ਲਿੰਗ ਬਹੁਵਚਨ ਰੂਪਾਂ ਰਾਹੀ ਸਾਕਾਰ ਹੁੰਦਾ ਹੈ। ਇਕ ਕਾਲਕੀ ਕਿਰਿਆ 
ਵਾਕੰਸ਼ ਵਿੱਚ ਅਪੂਰਨ ਕਿਰਦੰਤ ਮੁੱਖ ਕਿਰਿਆ ਤੋਂ ਬਾਅਦ ਪਿਛੇਤਰ ਦੇ ਰੂਪ ਵਿੱਚ ਅਤੇ 
ਸਹਾਇਕ ਕਿਰਿਆ ਤੋਂ ਪਹਿਲਾਂ ਆਉਂਦਾ ਹੈ। ਪੂਰਨ ਪੱਖ “ਆ” ਪਿਛੇਤਰ ਰਾਹੀਂ ਸਾਕਾਰ ਹੁੰਦਾ 
ਹੈ। ਜੋ ਉਦੇਸ਼ ਦੇ ਲਿੰਗ ਵਚਨ ਅਨੁਸਾਰ ਰੂਪਾਂਤਰਿਤ ਹੁੰਦਾ ਹੈ। ਮਲਵਈ ਉਪਭਾਸ਼ਾ ਵਿੱਚ 
ਸੰਚਾਲਕ ਪੱਖ ਮੁੱਖ ਕਿਰਿਆ ਤੋਂ ਬਾਅਦ ਸੰਚਾਲਕ ਰੂਪ “ਰਹੇ” ਨਾਲ ਸਾਕਾਰ ਹੁੰਦਾ ਹੈ। 

ਮਲਵਈ ਉਪਭਾਸ਼ਾ ਦੇ ਕਿਰਿਆ ਵਿਸ਼ੇਸ਼ਏ-ਵਾਕੰਸ਼ ਦੇ ਅਧਿਐਨ ਤੋਂ ਪਤਾ ਲੱਗਦਾ ਹੈ 
ਕਿ ਮਲਵਈ ਕਿਰਿਆ ਵਿਸ਼ੇਸ਼ਏ-ਵਾਕੌਸ਼ ਕਈ ਤਰੀਕਿਆਂ ਨਾਲ ਬਦਦਾ ਹੈ। ਮੂਲ ਕਿਰਿਆ 
ਵਿਸ਼ੇਸ਼, ਵਿਉਂਤਪਤ ਕਿਰਿਆ ਵਿਸ਼ੇਸ਼ਣ ਅਤੇ ਸਮਾਸੀ ਕਿਰਿਆ ਵਿਸ਼ੇਸ਼, ਕਿਰਿਆ ਵਿਸ਼ੇਸ਼ਏ- 
ਵਾਕੰਸ਼ ਵਿੱਚ ਮੁੱਖ ਸ਼ਬਦ ਵਜੋਂ ਵਿਚਰਦੇ ਹਨ। ਇਹ ਕਿਰਿਆ ਵਿਸ਼ੇਸ਼ਏ ਮੁੱਖ ਸ਼ਬਦ ਦੇ ਤੰਰ 
'ਤੇ ਕਿਰਿਆ ਵਿਸ਼ੇਸ਼ਏ-ਵਾਕੰਸ਼ ਵਿੱਚ ਵਿਚਰਦੇ ਹਨ ਅਤੇ ਹੋਰ ਸਹਾਇਕ ਕਿਰਿਆ ਵਿਸ਼ੇਸ਼ਣ 
ਮੁੱਖ ਸ਼ਬਦ ਕਿਰਿਆ ਵਿਸ਼ੇਸ਼ਣ ਦਾ ਅਰਥ ਵਿਸਥਾਰ ਕਰਦੇ ਹਨ। ਇਸ ਤੋਂ ਇਲਾਵਾ ਨਾਂਵ ਸ੍ਰੇਈ 
ਨਾਲ ਸੰਬੰਧਕਾਂ ਦੇ ਪ੍ਰਯੋਗ ਦੁਆਰਾ ਕਿਰਿਆ ਵਿਸ਼ੇਸ਼ਏ-ਵਾਕੰਸ਼ ਬਈਏ ਜਾਂਦੇ ਹਨ। ਸੰਬੰਧਕਾਂ ਦੀ 
ਵਰਤੋਂ ਨਾਲ ਕਿਰਿਆ ਵਿਸ਼ੇਸ਼ਏ-ਵਾਕੰਸ਼ ਦਾ ਮਨਚਾਹਾ ਵਿਸਥਾਰ ਕੀਤਾ ਜਾ ਸਕਦਾ ਹੈ। 


61 


3.0. ਵਾਕ ਬਣਤਰ ਦਾ ਸੂਖਮ ਸਰੂਪ ਅਤੇ ਰੂਪਾਂਤਰੀ ਪੱਖ 
3.1. ਸੂਖਮ ਸਰੂਪ ਅਤੇ ਰੂਪਾਂਤਰ 
ਵਾਕ ਦਾ ਸਥੂਲ ਸਰੂਪ ਕਿਸੇ ਨਾ ਕਿਸੇ ਸੂਖਮ ਸਰੂਪ ਉੱਪਰ ਹੀ ਅਧਾਰਿਤ ਹੁੰਦਾ ਹੈ। 


ਸਪੱਸ਼ਟਤਾ ਲਈ ਵਾਕ-ਗੋਂਦ ਦਾ ਚਿੱਤਰ ਪੇਸ਼ ਹੈ: 


ਵਾ 
ਨਾਂਵ ਵਾਕੰਸ਼ ਕਿਰਿਆ ਵਾਕੰਸ਼ 
ਕੀ ਕਿਰਿਆ ਆ ਕਿਰਿਆ 
ਇਹ ਦੁੱਧ ਖੱਟਾ ਲਗਦੈ 


ਇਸ ਚਿੱਤਰ ਵਿੱਚ ਸਭ ਤੋਂ ਉੱਪਰ ਵਾਕ ਹੈ ਅਤੇ ਦੂਜੀ ਲੜੀ ਵਿੱਚ ਨਾਂਵ 
ਵਾਕੰਸ਼“ਕਿਰਿਆ ਵਾਕੰਸ਼ ਹੈ। ਚਿੱਤਰ ਵਿੱਚ ਸਭ ਤੋਂ ਹੇਠਾਂ ਵਿਸ਼ੇਸ਼ਏ, ਨਾਂਵ, ਕਿਰਿਆ 
ਵਿਸ਼ੇਸ਼ਣ ਅਤੇ ਕਿਰਿਆ ਆਏ ਹਨ। ਇਸ ਦਾ ਅਰਥ ਇਹ ਹੈ ਕਿ ਵਾਕ ਦਾ ਸਥੂਲ ਸਰੂਪ 
ਇਸਦੇ ਸੂਖਮ ਸਰੂਪ ਭਾਵ ਸ਼ਬਦ ਸ੍ਰਈਆਂ ਤੇ ਆਧਾਰਿਤ ਹੈ। ਇਸ ਲਈ ਇਸ ਅਧਿਆਇ 
ਵਿੱਚ ਅਸੀਂ ਮਲਵਈ ਉਪਵਭਾਸ਼ਾ ਦੇ ਵਾਕਾਂ ਦੇ ਸੂਖਮ ਸਰੂਪ ਭਾਵ ਸ਼ਬਦ ਸ੍ਰੇਈਆਂ (ਭਾਵੰਸ਼ੀ 
ਪੱਖ) ਦਾ ਅਧਿਐਨ ਉਹਨਾਂ ਦੇ ਰੂਪਾਂਤਰੀ ਪੱਖ ਸਮੇਤ ਕੀਤਾ ਹੈ: 
3.2. ਨਾਂਵ 

ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ ਰੂਪ ਉਚਾਰਨੀ ਪੱਧਰ ਤੇ ਟਕਸਾਲੀ 


ਪੰਜਾਬੀ ਨਾਲੋਂ ਵੱਖਰੇ ਵੀ ਹਨ ਅਤੇ ਟਕਸਾਲੀ ਪੰਜਾਬੀ ਨਾਲ ਮੇਲ ਵੀ ਖਾਂਦੇ ਹਨ। 


62 


ਮਲਵਈ ਉਪਭਾਸ਼ਾ ਵਿੱਚ ਦੋ ਲਿੰਗ ਹਨ - ਪੁਲਿੰਗ ਅਤੇ ਇਸਤਰੀਲਿੰਗ ਅਤੇ ਦੋ ਹੀ 
ਵਚਨ ਹਨ - ਇਕ ਵਚਨ ਅਤੇ ਬਹੁਵਚਨ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ ਰੂਪ 
ਲਿੰਗ, ਵਚਨ ਤੇ ਕਾਰਕ ਅਨੁਸਾਰ ਰੂਪਾਂਤਰਿਤ ਹੁੰਦੇ ਹਨ। 
3.2.1. ਨਾਂਵ ਦੇ ਕਾਰਕੀ ਰੂਪ 
੫ ਵਿ ਸਾਧਾਰਨ ਕਾਰਕ 

ਹੇਠਾਂ ਦਿੱਤੀ ਸਾਰਨੀ ਵਿੱਚ ਨਾਂਵਾਂ ਨੂੰ ਸਾਧਾਰਨ ਕਾਰਕ ਅਧੀਨ ਲਿੰਗ ਤੇ ਵਚਨ ਦੀ 


ਦ੍ਰਿਸ਼ਟੀ ਤੋਂ ਪਰਖਿਆ ਗਿਆ ਹੈ: 


ਲਿੰਗ ਪੁਲਿੰਗ ਇਸਤਰੀਲਿੰਗ 

ਵਚਨ ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਮੁੰਡਾ ਮੁੰਡੇ ਕੁੜੀ ਕੁੜੀਆਂ 
11018 1੧01੬ 07੧ 07੧1੩ 
ਖਡਾਰੀ ਖਡਾਰੀ ਮ੍ਰੇਸ ਮ੍ਰੇਸਾਂ 
51231 ੨1311 085 11853 
ਮਜੂਰ ਮਜੂਰ ਮਟੀ ਮਟੀਆਂ 
॥॥੬੨101॥ 1੧੦]0। 11੦1। 15118 


63 


ਉਪਰੋਕਤ ਸਾਰਨੀ ਵਿੱਚ ਦਿੱਤੇ ਨਾਂਵਾਂ ਦੇ ਸਾਧਾਰਨ ਕਾਰਕੀ ਰੂਪਾਂ ਵਿੱਚ ਪੁਲਿੰਗ ਅਤੇ 


ਇਸਤਰੀ ਲਿੰਗ ਨਾਂਵਾਂ ਦਾ ਵਾਕਾਂ ਵਿੱਚ ਉਚਾਰਨ ਨਿਮਨ ਸਾਰਨੀ ਅਨੁਸਾਰ ਹੁੰਦਾ ਹੈ: 


ਵਚਨ ਇਕਵਚ਼ਨ ਬਹੁਵਚਨ 
ਪੁਲਿੰਗ 1. ਮੁੰਡਾ ਤੇਜ ਦੌੜਦਾ ਐ। 4. ਮੁੰਡੇ ਤੇਜ ਦੌੜਦੇ ਨੇ। 
1008 ੧੬] 0>₹੨੦੦੩ £. ੧012੬ ੧੬1 0>੧੧੦੦੬ ੧੬. 
2. ਖਡਾਰੀ ਤੇਜ ਭੱਜਦਾ ਐ। 5. ਖਡਾਰੀ ਤੇਜ ਭੱਜਦੇ ਨੇ। 
15123।। ੧੬] 05]103 £. 15123।। ੧੬] 03110 ।੧੬. 
3. ਮਜੂਰ ਕੰਮ ਕਰਦਾ ਐ। 6. ਮਜੂਰ ਕੰਮ ਕਰਦੇ ਨੇ। 
॥13]0। 5।। ੨੨੦੩ £. 113]0। 51 ੨1੨੦੬ 1੧੬. 
ਇਸਤਰੀਲਿੰਗ | 7. ਕੁੜੀ ਤੇਜ ਦੌੜਦੀ ਐ। 10. ਕੁੜੀਆਂ ਤੇਜ ਦੌੜਦੀਆਂ ਨੇ। 


6011 ੧੩ 0>੨੧੨੦। £. 
8. ਮ੍ਰੈਸ ਬੱਧ ਦੁੱਧ ਦਿੰਦੀ ਐ। 
11$5 95005 00005 001 ਟ. 


9. ਮਟੀ ਦੋ ਕੋਹ ਤੇ ਐ। 


11੨1 ੫0੦ ॥੦। ੧੬ £ਟ. 


0113 ੧੬ 0>੧੧੦੦013 ।੬. 

11. ਮ੍ਰੈੱਸਾਂ ਬੱਧ ਦੁੱਧ ਦਿੰਦੀਆਂ ਨੇ। 
11੬5੩ 02005" 00002" 01018 ॥੬. 
12. ਮਟੀਆਂ ਦੋ ਕੋਹ ਤੇ ਨੇ। 


1211੩ 0੦ ੦1 ੧੬ ।੬. 


ਸਾਰਨੀ 3.2 


ਉਪਰੋਕਤ ਵਾਕਾਂ ਵਿੱਚ ਵਰਤੇ ਗਏ ਨਾਂਵਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ 


ਮਲਵਈ ਉਪਭਾਸ਼ਾ ਵਿੱਚ ਵਰਤੇ ਇਕਵਚਨ ਪੁਲਿੰਗ “-ਆਮ ਅੰਤਕ ਨਾਂਵਾਂ ਦਾ ਰੂਪਾਂਤਰਨ 


ਵਚਨ ਅਨੁਸਾਰ /-ਏ” ਅੰਤਕ ਬਦ ਜਾਂਦਾ ਹੈ। ਵਿਅੰਜਨ ਔਤਕ ਨਾਂਵ 'ਮਜੂਰ' ਸਾਧਾਰਨ 


ਕਾਰਕ ਸਮੇਂ ਵਚਨ ਪੱਖੋਂ ਰੂਪਾਂਤਰਨ ਰਹਿਤ ਹੈ। /-ਈ“ ਪੁਲਿੰਗ ਨਾਂਵ ਸਾਧਾਰਨ ਕਾਰਕ ਸਮੇਂ 


ਵਚਨ ਪੱਖੋਂ ਰੂਪਾਂਤਰਨ ਰਹਿਤ ਹੁੰਦੇ ਹਨ। ਸਾਧਾਰਨ ਕਾਰਕੀ ਇਕਵਚਨ ਇਸਤਰੀ ਲਿੰਗ “- 


64 


ਈ“ ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ “-ਆਂ/ ਅੰਤਕ ਬਦ ਜਾਂਦਾ ਹੈ। ਵਿਅੰਜਨ 
ਅੰਤਕ ਇਸਤਰੀਲਿੰਗ ਇਕਵਚਨ ਨਾਂਵਾਂ ਦਾ ਬਹੁਵਚਨ ਰੂਪਾਂਤਰਨ “-ਆਂ/ ਅੰਤਕ ਹੋ ਜਾਂਦਾ 
ਹੈ। 
3.2.1.2. ਸੰਬੰਧਕੀ ਕਾਰਕ 

ਸਾਰਨੀ 3.3 ਵਿੱਚ ਮਲਵਈ ਉਪਭਾਸ਼ਾ ਵਿੱਚ ਵਰਤੋ ਜਾਂਦੇ ਨਾਂਵਾਂ ਨੂੰ ਸੰਬੰਧਕੀ 


ਕਾਰਕ ਅਧੀਨ ਲਿੰਗ ਤੇ ਵਚਨ ਦੀ ਦ੍ਰਿਸ਼ਟੀ ਤੋਂ ਪਰਖਿਆ ਗਿਆ ਹੈ: 


ਲਿੰਗ ਪੁਲਿੰਗ ਇਸਤਰੀਲਿੰਗ 

ਵਚਨ ਇਕ ਵਚਨ ਬਹੁਵਚਨ ਇਕਵਚ਼ਨ ਬਹੁਵਚਨ 
ਮੁੰਡੇ ਮੁੰਡਿਆਂ ਕੁੜੀ ਕੁੜੀਆਂ 
1010੬ 110018 07੧ 0੧੧੩ 
ਖਡਾਰੀ ਖਡਾਰੀ ਮ੍ਰੇਸ ਮਸਾਂ 
1੪123] 1੪3। ੬5 1੬5੩ 
ਮਜੂਰ ਮਜੂਰਾਂ ਖਡਾਰਣ ਖਡਾਰਣਾਂ 
11੪]੫। 1੦10੩ 61੪18।੪1 1੦128191੧8 


ਸਾਰਨੀ 3.3 


65 


ਉਪਰੋਕਤ ਸਾਰਨੀ ਵਿੱਚ ਦਿੱਤੇ ਨਾਂਵਾਂ ਦੇ ਸੰਬੰਧਕੀ ਕਾਰਕ ਰੂਪਾਂ ਵਿੱਚ ਪੁਲਿੰਗ ਅਤੇ 


ਇਸਤਰੀ ਲਿੰਗ ਨਾਂਵਾਂ ਦਾ ਵਾਕਾਂ ਵਿੱਚ ਉਚਾਰਨ ਨਿਮਨ ਸਾਰਨੀ ਅਨੁਸਾਰ ਹੈ : 


ਵਚਨ ਇਕਵਚ਼ਨ ਬਹੁਵਚਨ 

ਪੁਲਿੰਗ 13. ਮੁੰਡੇ ਨੂੰ ਫੋਨ ਕਰੀਦੇ। 16. ਮੁੰਡਿਆਂ ਨੂੰ ਫੋਨ ਕਰੀਦੇ। 
੧010੬ ॥੫ [01011 ੪।10੬. 11018 1੫ [1011 ੧੦10੬. 
14. ਖਡਾਰੀ ਨੇ ਤਾਂਸ ਖੇਡੀ। 17. ਖਡਾਰੀਆਂ ਨੇ ਤਾਂਸ ਖੇਡੀ। 
(1੦231 ੬ ੧85 1੬011. (1੦128।13 ॥੬ ੧85 1੬11 
15. ਮਜੂਰ ਨੂੰ ਮਜੂਰੀ ਦੇ ਤੀ। 18. ਮਜੂਰਾਂ ਨੂੰ ਮਜੂਰੀ ਦੇ ਤੀ। 
11੪10 110 1॥1੪]0।। 01. 11੪0੩ 110 1੧੪]0।। 0੬ 0. 

ਇਸਤਰੀਲਿੰਗ 19. ਕੁੜੀ ਨੂੰ ਫੋਨ ਕਰੀਦੇ। 22. ਕੁੜੀਆਂ ਨੂੰ ਫੋਨ ਕਰੀਦੇ। 


੫1 ੧੫ [010।। ੦110੬. 
20. ਮ੍ਰੈਂਸ ਨੇ ਰੱਸਾ ਤੜ੍ਹਾ ਲਿਐ। 
1੧੬5 ੬ 1੦55੩ ੧੦੧੧੪ ||£. 


21. ਖਡਾਰ ਨੂੰ ਅਨਾਮ ਦੇ ਤਾ। 


੦8161 ੫ ੦18੧੧ 0੬ ੧੩. 


੫18 ॥੫ 01011 110੬. 
23. ਮ੍ਰੱਸਾਂ ਨੇ ਜਾੜਾ ਪਾ ਤਾ। 
1੧੬5੩ 1੧੪ [8੧੩ ॥3 ੧3. 
24. ਖਡਾਰਡਾਂ ਨੂੰ ਅਨਾਮ ਦੇ ਤੇ। 


੦28761੩ 1੫ ੪੩੧੧ 0€ ੧੬. 


ਸਾਰਨੀ 3.% 


ਉਪਰੋਕਤ ਵਾਕਾਂ ਵਿੱਚ ਵਰਤੇ ਗਏ ਨਾਂਵ ਰੂਪਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਸੰਬੰਧਕੀ ਕਾਰਕੀ ਰੂਪ ਇਕ ਵਚਨ ਪੁਲਿੰਗ “-ਏ੭ 


ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ /-ਇਆਂ./ ਅੰਤਕ ਬਣ ਜਾਂਦਾ ਹੈ। ਵਿਅੰਜਨ 


ਅੰਤਕ ਪੁਲਿੰਗ ਨਾਂਵ ਰੂਪਾਂ ਦਾ ਰੂਪਾਂਤਰਨ ਵਚਨ ਅਨੁਸਾਰ /-ਆਂ/ ਅੰਤਕ ਹੁੰਦਾ ਹੈ। ਜਿਵੇਂ: 


ਮਜੂਰ ਤੋਂ ਮਜੂਰਾਂ। ਸੰਬੰਧਕੀ ਕਾਰਕ ਅਧੀਨ ਵਰਤੇ ਜਾਂਦੇ ਇਕਵਚਨ ਇਸਤਰੀਲਿੰਗ /-ਈ“ 


66 


ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ “-ਆਂ/ ਅੰਤਕ ਹੋ ਜਾਂਦਾ ਹੈ। ਵਿਅੰਜਨ ਅੰਤਕ 
ਇਸਤਰੀਲਿੰਗ ਨਾਂਵ ਰੂਪਾਂ ਦਾ ਰੂਪਾਂਤਰਨ ਵਚਨ ਅਨੁਸਾਰ “-ਆਂ./ ਅੰਤਕ ਹੁੰਦਾ ਹੈ। 
ਮਲਵਈ ਉਪਭਾਸ਼ਾ ਵਿੱਚ 'ਦਾ, ਦੇ, ਦੀ' ਸੰਬੰਧਕੀ ਕਾਰਕ ਰੂਪਾਂ ਦੇ ਨਾਲ 'ਕਾ, ਕੇ, 
ਕੀ" ਰੂਪਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਿਵੇਂ : 
0. ਰੰਛਕੀ ਦਾ ਘੋੜਾ। 
॥>1੧੪6 ੧੩ 0੨੧੩ 
26. ਰੰਛਕੀ ਕਾ ਘੋੜਾ। 
॥>1੧੪ ੩ 0੧੧੩ 
ਉਪਰੋਕਤ ਅਨੁਸਾਰ ਮਲਵਈ ਉਪਭਾਸ਼ਾ ਵਿੱਚ ਇਹਨਾਂ ਵਾਕਾਂ ਵਿੱਚ 'ਦਾ” ਸੰਬੰਧਕ ਦੇ 
ਨਾਲ ਨਾਲ 'ਕਾ' ਸੰਬੰਧਕ ਵੀ ਵਰਤਿਆ ਜਾਂਦਾ ਹੈ। ਇੱਥੇ ਪਹਿਲੇ ਵਾਕ ਨੰ. (25) ਦਾ ਅਰਥ 


ਹੈ : ਕੇਵਲ ਰੰਏਕੀ ਦਾ ਰੀ ਘੋੜਾ, ਅਤੇ ਦੂਸਰੇ ਵਾਕ ਨੰ. (26) ਦਾ ਅਰਥ ਹੈ : ਰੰਛਕੀ 


(ਉਹਨਾਂ) ਕਾ ਘੋੜਾ, ਭਾਵ ਰੌਏਕੀ ਦੇ ਪਰਿਵਾਰ ਨਾਲ ਸੰਬੰਧਕੀ ਘੋੜਾ। 


3.2.1.3. ਸੰਬੋਧਨੀ ਕਾਰਕ 


ਸਾਰਨੀ 3.5 ਵਿੱਚ ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ ਰੂਪਾਂ ਨੂੰ 


ਸੰਬੋਧਨੀ ਕਾਰਕ ਅਧੀਨ ਲਿੰਗ ਤੇ ਵਚਨ ਦੀ ਦ੍ਰਿਸ਼ਟੀ ਤੋਂ ਪਰਖਿਆ ਗਿਆ ਹੈ: 


ਲਿੰਗ ਪੁਲਿੰਗ ਇਸਤਰੀਲਿੰਗ 

ਵਚਨ ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਮੁੰਡਿਆ ਮੁੰਡਿਓ ਕੁੜੀਏ ਕੁੜੀਉ 
੧੫01੩ ੧0016 ੫੧੧੬ ੫੧੧੦ 
ਖਡਾਰੀਆ ਖਡਾਰੀਓਉ ਕਮਾਰੀਏ ਕਮਾਰੀਓ 
(1323811੩ (1238116 ੦੩11੬ ੪।1੩।16 
ਪੁੱਤ ਪੁੱਤਰੋ ਘੋੜੀਏ ਘੋੜੀਉ 
001੧ 70੧੧8।੦ 90੧੬ 96੧੬ 


ਸਾਰਨੀ 3.5 


67 


ਉਪਰੋਕਤ ਸਾਰਨੀ ਵਿੱਚ ਦਿੱਤੇ ਨਾਂਵਾਂ ਦੇ ਸੰਬੋਧਨੀ ਕਾਰਕ ਰੂਪਾਂ ਦੇ ਅਧਿਐਨ ਤੋਂ ਪਤਾ 
ਲੱਗਦਾ ਹੈ ਕਿ ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵਾਂ ਦਾ ਰੂਪਾਂਤਰਨ ਸੰਬੋਧਨੀ ਕਾਰਕ 
ਅਧੀਨ ਪੁਲਿੰਗ ਇਕਵਚਨ ਨਾਂਵ “/-ਇਆਮ ਅੰਤਕ ਤੋਂ ਬਹੁਵਚਨੀ ਰੂਪ ਬਣਾਉ ਸਮੇਂ “- 
ਇਉ, ਅੰਤਕ ਵਾਲੇ ਬਦ ਜਾਂਦੇ ਹਨ। ਵਿਅੰਜਨ ਅੰਤਕ ਪੁਲਿੰਗ ਇਕਵਚਨ ਨਾਂਵ ਦਾ ਵਚਨ 
ਅਨੁਸਾਰ ਰੂਪਾਂਤਰਨ “-ਉ“ ਹੋ ਜਾਂਦਾ ਹੈ ਜਿਵੇਂ :- ਪੁੱਤ ਤੋਂ ਪੁਤਰੋ। ਇਕਵਚਨ ਇਸਤਰੀਲਿੰਗ 
ਨਾਂਵਾਂ ਦਾ ਰੂਪਾਂਤਰਨ ,/-ਏ“ ਅੰਤਕ ਤੋਂ /-ਉ. ਅੰਤਕ ਹੋ ਜਾਂਦਾ ਹੈ। 
3.2.1.4. ਅਪਾਦਾਨ ਕਾਰਕ 


ਸਾਰਨੀ 3.6 ਵਿੱਚ ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ ਰੂਪਾਂ ਨੂੰ ਅਪਾਦਾਨ 


ਕਾਰਕ ਅਧੀਨ ਲਿੰਗ ਤੇ ਵਚਨ ਦੀ ਦ੍ਰਿਸ਼ਟੀ ਤੋਂ ਪਰਖਿਆ ਗਿਆ ਹੈ: 


ਲਿੰਗ ਪੁਲਿੰਗ ਇਸਤਰੀਲਿੰਗ 

ਵਚਨ ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਘਰੋਂ ਘਰਾਂ ਤੋਂ ਗੱਡੀਓਂ ਗੱਡੀਆਂ ਤੋਂ 
0316 0318 ੧6 90801016 9080118 ੧6 
ਸਿਰੋਂ ਸਿਰਾਂ ਤੋਂ ਪੈਲੀਉਂ ਪੈਲੀਆਂ ਤੋਂ 
516 5॥੩ ੧6 [2116 [2118 ੧੦ 
ਖੇਤੋਂ ਖੇਤਾਂ ਤੋਂ ਘੋੜੀਓਂ ਘੋੜੀਆਂ ਤੋਂ 
(1੪੧੦ (1੪੧੩ ੧6 00੧੦ 00੨੩ ੧੦ 

ਸਾਰਨੀ 3.6 


ਉਪਰੋਕਤ ਸਾਰਨੀ ਵਿੱਚ ਵਰਤੇ ਗਏ ਪੁਲਿੰਗ ਇਕਵਚਨ ਅਤੇ ਇਸਤਰੀਲਿੰਗ 


ਇਕਵਜਚ਼ਨ ਨਾਂਵ ਰੂਪਾਂ ਨੂੰ ਅਪਾਦਾਨ ਕਾਰਕੀ ਰੂਪਾਂ ਵਿੱਚ ਵਰਤਿਆ ਗਿਆ ਹੈ। ਸਾਧਾਰਨ 


ਕਾਰਕ ਅਧੀਨ ਵਰਤੇ ਗਏ ਨਾਂਵ ਰੂਪਾਂ ਤੋਂ ਅਪਾਦਾਨ ਕਾਰਕੀ ਨਾਂਵ ਬਣਾਉ ਸਮੇਂ ਇਕਵਚਨ 


68 


ਪੁਲਿੰਗ ਨਾਂਵ “/-ਆ/ ਅੰਤਕ ਤੋਂ /-ਇਉਂ/ ਅੰਤਕ ਬਦ ਜਾਂਦਾ ਹੈ। ਇਸ ਤਰ੍ਹਾਂ ਇਕਵਚਨ 
ਇਸਤਰੀਲਿੰਗ ਨਾਂਵ “-ਈ“ ਤੋਂ “-ਈਓਂ/ ਅੰਤਕ ਬਦ ਜਾਂਦਾ ਹੈ। ਬਹੁਵਚਨ ਅਪਾਦਾਨ 
ਕਾਰਕੀ ਰੂਪ ਦੀ ਅਈਹੋਂਦ ਹੈ। ਬਹੁਵਚਨ ਅਪਾਦਾਨ ਕਾਰਕੀ ਰੂਪ ਬਣਾਉਣ ਲਈ ਬਹੁਵਚਨੀ 
ਨਾਂਵ ਤੋਂ ਬਾਅਦ “ਤੋਂ/ ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ। 
3.2.1.5. ਅਧਿਕਰਨ ਕਾਰਕ 

ਅਧਿਕਰਨ ਕਾਰਕ ਵਾਕ ਬਣਤਰ ਵਿੱਚ ਵਿਚਰਦੇ ਕਰਤਾ ਜਾਂ ਕਰਮ ਨਾਂਵ ਰੂਪਾਂ ਦਾ 
ਕਿਰਿਆ ਦੇ ਕਾਰਜ ਸਥਾਨ ਜਾਂ ਸਥਿਤੀ ਨੂੰ ਉਜਾਗਰ ਕਰਦਾ ਹੈ। ਸਾਰਨੀ 3. ਵਿੱਚ 
ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ ਰੂਪਾਂ ਨੂੰ ਅਧਿਕਰਨ ਕਾਰਕ ਅਧੀਨ ਲਿੰਗ ਤੇ 


ਵਚਨ ਦੀ ਦ੍ਰਿਸ਼ਟੀ ਤੋਂ ਪਰਖਿਆ ਗਿਆ ਹੈ: 


ਲਿੰਗ ਪੁਲਿੰਗ ਇਸਤਰੀਲਿੰਗ 

ਵਚਨ ਇਕਵਚ਼ਨ ਬਹੁਵਚਨ ਇਕਵਚਨ ਬਹੁਵਚਨ 
ਘਰੇ ਘਰੀਂ (ਵਿੱਚੋਂ) _| ਖੂਹੀ ਖੂਹੀ (ਵਿੱਚੋਂ) 
061੬ 9311 01੧1 01 
ਖੇਤ ਖੇਤੀਂ (ਤੇ) ਮੰਜੀ ਮੰਜੀ/ਮੰਜੀਆਂ 
੧੦੧ (੧੬ (ਤੇ) 


ਸਾਰਨੀ 3.7 


69 


ਉਪਰੋਕਤ ਸਾਰਨੀ ਵਿੱਚ ਦਿੱਤੇ ਨਾਂਵਾਂ ਦੇ ਅਧਿਕਰਨ ਕਾਰਕੀ ਰੂਪਾਂ ਵਿੱਚ ਪੁਲਿੰਗ ਅਤੇ 


ਇਸਤਰੀ ਲਿੰਗ ਨਾਂਵਾਂ ਦਾ ਵਚਨ ਦੇ ਪੱਖ ਤੋਂ ਵਾਕਾਂ ਵਿੱਚ ਉਚਾਰਨ ਨਿਮਨ ਸਾਰਨੀ ਅਨੁਸਾਰ 


ਹੈ : 
ਵਚਨ ਇਕਵਚ਼ਨ ਬਹੁਵਚਨ 
ਪੁਲਿੰਗ 27. ਉਹ ਘਰੇ ਗਏ ਤੇ। 29. ਉਹ ਆਬਦੇ ਆਬਦੇ ਘਰੀਂ ਗਏ ਨੇ। 


28. ਉਹ ਖੇਤ ਗਿਆ ਏ। 


0੪॥ ॥੦੧ 018 ੬. 


031 ਹਹ।€ 0੦ ੧. 


061 80600 30600 0311 0੦੬ ॥੬. 
30. ਉਹ ਖੇਤੀਂ ਗਏ ਨੇ। 


081 ੧੬ 0੦੬ ।੬. 


ਇਸਤਰੀਲਿੰਗ | 31. ਆਹ ਖੂਹੀ ਲੜਾਈ ਦਾ ਮੁੱਡ ਐ। 


/“। ॥0॥। 1੪੨੩। 0੩ 11000) £. 


32. ਅੱਧੀ ਅੱਧੀ ਰਾਤ ਤੱਕ ਖੂਹੀ ਪਾਈ ਲੈਈ। 


8901" ੩001" ।੩੧ ੧੪੬੬ ॥॥੫10 98 1<॥੩ 


ਉਪਰੋਕਤ ਵਾਕਾਂ ਵਿੱਚ ਘਰੇ, ਘਰੀਂ, ਖੂਹੀ, ਖੂਹੀਂ ਆਦਿ ਨਾਂਵ ਅਧਿਕਰਨ ਕਾਰਕੀ ਰੂਪ 


ਹਨ। ਮਲਵਈ ਉਪਭਾਸ਼ਾ ਵਿੱਚ ਸੰਬੰਧਕੀ ਨਾਂਵ ਰੂਪਾਂ ਨਾਲ ਸੰਬੰਧਕ ਲਗਾ ਕੇ ਵੀ ਅਧਿਕਰਨ 


ਕਾਰਕੀ ਵਾਕ ਬਛਈਾਏ ਜਾਂਦੇ ਹਨ। 


3.2.1.6. ਕਰਨ ਕਾਰਕ 


ਵਾਕ ਜੁਗਤ ਵਿੱਚ ਕਰਨ ਕਾਰਕ ਕਿਸੇ ਕਾਰਜ ਦੇ ਹੋਏ ਦੇ ਸਾਧਨ ਜਾਂ ਢੰਗ ਨੂੰ ਪ੍ਰਗਟ 


ਕਰਦਾ ਹੈ। ਮਲਵਈ ਉਪਭਾਸ਼ਾ ਵਿਚਲੇ ਨਾਂਵ ਰੂਪ ਕਰਨ ਕਾਰਕ ਸਮੇਂ ਆਪਈ ਰੂਪ ਵਟਾਉਂਦੇ 


ਹਨ। ਅਜਿਹੇ ਨਾਂਵ ਰੂਪ ਬਣਾਉ ਵਾਸਤੇ ਕੁਝ ਵਿਅੰਜਨ ਅੰਤਕ ਨਾਂਵਾਂ ਪਿੱਛੇ /-ਈਂ/ ਜੋੜੀ 


ਜਾਂਦੀ ਹੈ ਜੋ “ਨਾਲ, ਦੁਆਰਾ, ਰਾਹੀਂ/ ਸੰਬੰਧਕਾਂ ਦੀ ਹੋਂਦ ਨੂੰ ਪ੍ਰਗਟ ਕਰਦੀ ਹੈ। ਮਲਵਈ 


ਉਪਭਾਸ਼ਾ ਵਿੱਚ ਕਰਨ ਕਾਰਕ ਨਾਂਵ ਰੂਪਾਂ ਦੇ ਸਿਰਫ਼ ਬਹੁਵਚਨ ਰੂਪ ਵੀ ਮਿਲਦੇ ਹਨ। 


7੭0 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵਾਂ ਦੇ ਕਰਨ ਕਾਰਕ ਰੂਪਾਂ ਨੂੰ ਨਿਮਨ 


ਸਾਰਨੀ ਵਿੱਚ ਪੇਸ਼ ਕੀਤਾ ਗਿਆ ਹੈ: 


ਲਿੰਗ ਪੁਲਿੰਗ ਇਸਤਰੀਲਿੰਗ 
ਵਚਨ ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਨਿਜ ਕੰਨੀ ਜਲ 
611੧ 
ਹਤਰ ਹੱਥੀਂ ਨਰ 
161 
ਗਜ ਪੈਰੀਂ ਜਨਕ 
[੬11 
ਸਾਰਨੀ 3.9 
3.3. ਕਿਰਿਆ 


ਜਿਸ ਸ਼ਬਦ ਤੋਂ ਕੁਝ ਹੋਏ ਜਾਂ ਵਾਪਰਨ ਬਾਰੇ ਪਤਾ ਲੱਗੇ ਉਸਨੂੰ ਕਿਰਿਆ ਆਖਿਆ 
ਜਾਂਦਾ ਹੈ। ਦੁਨੀ ਚੰਦਰ (1964:102) ਅਨੁਸਾਰ ਜਿਹੜੇ ਪਦ ਨਾਲ ਕਿਸੇ ਪਦਾਰਥ ਦੀ ਹਾਲਤ 
ਦਾ, ਉਸ ਦੇ ਕੰਮ ਦਾ ਜਾਂ ਬਦਲਨ ਦਾ ਬੋਧ ਕਰਾਇਆ ਜਾਂਦਾ ਹੈ, ਉਸਨੂੰ ਕ੍ਰਿਆਪਦ ਆਖਦੇ 
ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਾਰਜੀ ਸਥਿਤੀ ਦੀ ਸੂਚਨਾ ਦੇਣ ਵਾਲਾ ਸ਼ਬਦ 
ਕਿਰਿਆ ਅਖਵਾਉਂਦਾ ਹੈ। ਵਿਆਕਰਨਿਕ ਤੌਰ ਤੇ ਹਰ ਕਿਰਿਆ ਦਾ ਕੋਈ ਨਾ ਕੋਈ ਕਾਲ ਹੁੰਦਾ 
ਹੈ। ਕਿਰਿਆ ਵਾਕਾਤਮਕ ਕਾਰਜ ਬਾਰੇ ਦੱਸਣ ਦੇ ਨਾਲ ਨਾਲ ਆਪਈਆਂ ਸਾਧਾਰਨ, 
ਸੰਭਾਵਨਾਰਥਕ, ਪ੍ਰੇਰਨਾਰਥਕ ਆਦਿ ਸਥਿਤੀਆਂ ਬਾਰੇ ਵੀ ਜਾਏਕਾਰੀ ਦਿੰਦੀ ਹੈ। 

ਕਿਰਿਆ ਦਾ ਮੁੱਖ ਰੂਪ ਧਾਤੂ ਹੁੰਦਾ ਹੈ। ਜੋ ਕਿਰਿਆ ਵਾਕੰਸ਼ ਵਿੱਚ ਕਿਰਿਆ ਦੇ ਭਿੰਨ- 


ਭਿੰਨ ਰੂਪਾਂ ਦਾ ਸਾਂਝਾ ਅੰਸ਼ ਹੁੰਦਾ ਹੈ। ਅਸਲ ਵਿੱਚ ਇਹ ਧਾਤੂ ਹੀ ਕਿਰਿਆ ਦੇ ਅਰਥਾਂ ਦਾ ਬੋਧ 


71 


ਕਰਵਾਉਂਦਾ ਹੈ। ਜਿਵੇਂ ਕਿਰਿਆ ਰੂਪ ਧਾਤੂ 'ਜਾ' ਤੋਂ ਜਾਂਦਾ, ਜਾਂਦੇ, ਜਾਂਦੀ, ਜਾਂਦੀਆਂ ਆਦਿ 
ਕਿਰਿਆ ਦੇ ਅਨੇਕਾਂ ਰੂਪ ਬਣਦੇ ਹਨ। ਇੱਥੇ ਅਸੀ ਮਲਵਈ ਉਪਭਾਸ਼ਾ ਵਿੱਚ ਵਰਤੀ ਜਾਂਦੀ 
ਕਿਰਿਆ ਰੂਪਾਂ ਦਾ ਅਰਥ ਤੇ ਬਣਤਰ ਦੇ ਆਧਾਰ 'ਤੇ ਅਧਿਐਨ ਕਰਾਂਗੇ। 
3.3.1. ਅਰਥ ਦੇ ਆਧਾਰ 'ਤੇ 

ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਕਿਰਿਆ ਸ੍ਰੇਈ ਵਿੱਚ ਉਹ ਸ਼ਬਦ ਜਾਂ ਸ਼ਬਦ ਰੂਪ 
ਰੱਖੇ ਜਾਂਦੇ ਹਨ, ਜਿਨ੍ਹਾਂ ਤੋਂ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ। ਮਲਵਈ ਉਪਭਾਸ਼ਾ 


ਵਿੱਚਲੀ ਕਿਰਿਆ ਨੂੰ ਅਸੀਂ ਅਰਥ ਦੀ ਦ੍ਰਿਸ਼ਟੀ ਤੋਂ ਮੁੱਖ ਕਿਰਿਆ, ਸਹਾਇਕ ਕਿਰਿਆ, 


ਸੰਚਾਲਕ ਕਿਰਿਆ, ਅਕਰਮਕ ਕਿਰਿਆ,ਸਕਰਮਕ ਕਿਰਿਆ, ਪ੍ਰਰਨਾਰਥਕ ਕਿਰਿਆ ਅਤੇ 
ਸੰਯੋਗੀ ਕਿਰਿਆ ਆਦਿ ਵਿੱਚ ਵੰਡ ਸਕਦੇ ਹਾਂ। 
- ਲਨ ਮੁੱਖ ਕਿਰਿਆ 


ਕਿਰਿਆ ਵਾਕੰਸ਼ ਵਿੱਚ ਜਿਹੜਾ ਸ਼ਬਦ ਮੁੱਖ ਤੌਰ ਤੇ ਆ ਕੇ ਹੋਏ ਵਾਲੇ ਕਾਰਜ ਵੱਲ ਸੰਕੇਤ 
ਕਰਦਾ ਹੈ, ਮੁੱਖ ਕਿਰਿਆ ਹੁੰਦਾ ਹੈ। ਮੁੱਖ ਕਿਰਿਆ ਦੀ ਕਿਰਿਆ ਵਾਕੰਸ਼ ਵਿੱਚ ਭੂਮਿਕਾ ਮੁੱਖ ਤੇ 
ਖਾਸ ਹੁੰਦੀ ਹੈ। ਭਾਵ ਇਸਦੀ ਇਹ ਭੂਮਿਕਾ ਕਿਰਿਆਵੀ ਰੂਪ ਨੂੰ ਪ੍ਰਗਟ ਕਰਨ ਵਾਲੇ ਕਾਰਜ 
ਵੱਲ ਇਸ਼ਾਰਾ ਕਰਦੀ ਹੈ। ਮਲਵਈ ਉਪਭਾਸ਼ਾ ਵਿੱਚ ਮਿਲਦੀ ਮੁੱਖ ਕਿਰਿਆ ਦੀ ਵਰਤੋਂ ਨਿਮਨ 
ਪ੍ਰਕਾਰ ਦੇ ਵਾਕਾਂ ਵਿੱਚ ਮਿਲਦੀ ਹੈ: 
1. ਨਾਜਰ ਸੁੱਤਾ ਪਿਆ ਸੀ“ ਸੀਗਾ “ ਤੀ। 
1੩] 50113 013 51/5037/0. 
2. ਘੋੜਾ ਦੌੜਦਾ ਐ “ਦੌੜਦੈ। 
੦੮੧੩ 0>੮੧੪੦੩ ੬੭# ਧ0>੮੧੪੦੬ 
ਹਰ ਮੁੰਡਾ ਕਿਤਾਬ ਪੜ੍ਹਦਾ ਐਪੜ੍ਹਦੈ। 
11618 1੧80 09੧੦7੫੩ ੬# [੪੧੦”੪੬. 
ਸਿ ਸਾਰੇ ਇਕੱਠੇ ਬੈਠੇ ਸੀ/ਸੀਗਾ/ਤੀ। 


5੩੬ |॥੪1੧1੧੬ 51/50੬70. 


੭2 


ਉਪਰੋਕਤ ਵਾਕਾਂ ਵਿੱਚ ਦੇਖਦੇ ਹਾਂ ਕਿ 'ਸੁੱਤਾ' 'ਦੌੜਦਾ' ਪੜ੍ਹਦਾ” ਤੇ “ਬੈਠੇ” ਮੁੱਖ 
ਸ਼ਬਦ ਕਿਰਿਆ ਦੇ ਸੂਚਕ ਹਨ। ਮਲਵਈ ਉਪਭਾਸ਼ਾ ਵਿੱਚ ਇਹ ਕਿਰਿਆ ਰੂਪ ਲਿੰਗ 
ਵਚਨ ਤੇ ਕਾਲ ਅਨੁਸਾਰ ਰੂਪਾਂਤਰਿਤ ਹੁੰਦੇ ਹਨ। 
3.3.1.2. ਸਹਾਇਕ ਕਿਰਿਆ 
ਜਿਹੜੀ ਕਿਰਿਆ ਵਾਕ ਦੇ ਅਖੀਰ ਵਿੱਚ ਮੁੱਖ ਕਿਰਿਆ ਨਾਲ ਮਿਲਕੇ, ਉਸਦੇ ਕਾਲ ਦਾ 
ਬੋਧ ਕਰਾਉਂਦੀ ਹੈ, ਉਸਨੂੰ ਸਹਾਇਕ ਕਿਰਿਆ ਆਖਿਆ ਜਾਂਦਾ ਹੈ। ਦੁਨੀ ਚੰਦਰ (1998:62) 
ਅਨੁਸਾਰ “ਜਿਹੜੀ ਕ੍ਰਿਆ ਕਿਸੇ ਦੂਸਰੀ (ਮੁੱਖ) ਕ੍ਰਿਆ ਨਾਲ ਮਿਲ ਕੇ ਉਸਦਾ ਕਾਲ ਜਾਂ ਅਰਥ 
ਬਈਵੇ, ਉਸਨੂੰ ਸਹਾਇਕ ਕ੍ਰਿਆ ਕਹਿੰਦੇ ਹਨ।” ਡਾ. ਸੁਖਵਿੰਦਰ ਸਿੰਘ ਸੰਘਾ (1997:169) 
ਅਨੁਸਾਰ “ਸਹਾਇਕ ਕਿਰਿਆਵਾਂ ਕਾਲ ਦੀ ਸੂਚਨਾ ਪ੍ਰਦਾਨ ਕਰਦੀਆਂ ਹਨ।” ਮਲਵਈ 
ਉਪਭਾਸ਼ਾ ਵਿੱਚ (ਐ, ਆਂ, ਨੇ), (ਸੀ, ਤੇ, ਤੀ, ਸੀਗਾ) ਅਤੇ (ਊ, ਗਾ) ਆਦਿ ਕ੍ਰਮਵਾਰ 
ਵਰਤਮਾਨ, ਭੂਤ, ਅਤੇ ਭਵਿੱਖ-ਕਾਲ ਨੂੰ ਪ੍ਰਗਾਟਾਉਇ ਵਾਲੇ ਸਹਾਇਕ ਕਿਰਿਆਵੀ ਰੂਪ ਵਰਤੇ 
ਜਾਂਦੇ ਹਨ। ਹੁਏ ਅਸੀਂ ਮਲਵਈ ਉਪਭਾਸ਼ਾ ਵਿੱਚ ਮਿਲਦੇ ਇਹਨਾਂ ਸਹਾਇਕ ਕਿਰਿਆਵੀ ਰੂਪਾਂ 
ਦਾ ਲਿੰਗ, ਵਚਨ ਤੇ ਕਾਰਕ ਦੇ ਪੱਧਰ ਤੇ ਅਧਿਐਨ ਪੇਸ਼ ਕਰਾਂਗੇ। 


ਵਰਤਮਾਨ ਸਹਾਇਕ ਕਿਰਿਆ ਰੂਪ 


ਲਿੰਗ ਇਕਵਚ਼ਨ ਬਹੁਵਚਨ 

ਪੁਲਿੰਗ ਐ, ਆਂ, ਐਂ, ਏ, ਹੈਗਾ ਨੇ, ਆ, ਹੈਗੇ 
ਆ, ਐ, ਆਂ, ਐਂ, ਏ, 

ਇਸਤਰੀਲਿੰਗ ਨੇ, ਹੈਗੀਆਂ 
ਹੈਗੀ 


ਸਾਰਨੀ 3.10 


੭3 


ਉਪਰੋਕਤ ਸਾਰਨੀ ਵਿੱਚ ਦਿੱਤੇ ਵਰਤਮਾਨ ਸਹਾਇਕ ਕਿਰਿਆਵੀ ਰੂਪਾਂ ਵਿੱਚ ਵਚਨ, 


ਲਿੰਗ ਅਨੁਸਾਰ ਰੂਪਾਂਤਰਨ ਨਿਮਨ ਅਨੁਸਾਰ ਹੁੰਦਾ ਹੈ: 


ਲਿੰਗ ਇਕਵਚਨ ਬਹੁਵਚਨ 
ਪੁਲਿੰਗ 5. ਔਹ ਗਿਐ। 
>॥ ਉਏ. 
6. _ ਨਾਜਰ ਬ੍ਰਾਲਾ ਹਿੰਮਤੀ ਐ। 10. ਮੁੰਡੇ ਕੰਮ ਕਰਦੇ ਨੇ। 
1੩]੪। 0813 101੧੧ £ 1106 1)੬ ।ਚੈ1। ੪੪੦੦੬ ।1੬. 
>. _ ਮੈਂ ਮੁਰਖ ਆਂ? 11. ਔਹ ਧਨੋਲੇ ਗਏ ਆਪਮਗਏ ਨੇ 
1੧੬ ।੧0॥੦॥।। ਕੈ? >। 0੦ ।>1੬ 0੦੬ ੩੭ 0੦੬ ੧੬. 
8. ਤੂੰ ਤਿਥੇ ਐਂ? 12. ਔਹ ਧਨੈਲੇ ਗਏ ਰੈਗੇ। 
੧0 1੧੧੬ ੬? ੧ 0੦ ੧>1੦ 0੦੦ ॥£0€. 
9. __ਔਹ ਘਰੇ ਹੈਗਾ। 
>। ੪1੬ 1੬03. 
ਇਸਤਰੀ |13. ਔਰ ਗਈ ਆ। 
ਲਿੰਗ >॥ ਉਰ ੩. 
14. ਮੈਂ ਹੁਏ ਤੈਨੂੰ ਚਾਹ ਪਿਆਉਂਦੀ ਆਂ। 


੧੬ 101੬ ੧੬॥0 ੦8 91800। ਤੈ. 


15. 


ਤੂੰ ਕਿਹੜੀ ਖੇਡ ਖੇਡਦੀ ਐ? 


੧0 ੧1੧1 ੧੧੬੦ ॥॥੬230। ੬. 


16. 


ਔਹ ਘਰੇ ਹੈਗੀ। 


>। ੦੬ 1੬01. 


17. _ ਔਹ ਧਨੋਲੇ ਗਈਆਂ ਹੈਗੀਆਂ/ਨੇ 


>। 0੪ ।>1੬ ਹਚ।ਕੈਂ 1੬615 /।੧੬. 


ਸਾਰਨੀ 3.11 


ਸਿ 


ਭੂਤਕਾਲੀ ਸਹਾਇਕ ਕਿਰਿਆ ਰੂਪ 


ਲਿੰਗ ਇਕਵਚ਼ਨ ਬਹੁਵਚਨ 
ਪੁਲਿੰਗ ਸੀ/ਸਾ, ਤੀ/ਤਾ, ਸੀ,ਸੇ, ਤੇ 
ਇਸਤਰੀਲਿੰਗ ਸੀ“ਤੀ ਸੀ, ਤੀ 


ਸਾਰਨੀ 3.12 


ਉਪਰੋਕਤ ਸਾਰਨੀ ਵਿੱਚ ਦਿੱਤੇ ਭੂਤਕਾਲੀ ਸਹਾਇਕ ਕਿਰਿਆਵੀ ਰੂਪਾਂ ਵਿੱਚ ਵਚਨ, 


ਲਿੰਗ ਅਨੁਸਾਰ ਰੂਪਾਂਤਰਨ ਨਿਮਨ ਸਾਰਨੀਆਂ ਅਨੁਸਾਰ ਹੁੰਦਾ ਹੈ: 


ਲਿੰਗ ਇਕਵਚਨ ਬਹੁਵਚਨ 
ਪੁਲਿੰਗ 18. ਮੈਂ ਘਰੇ ਗਿਆ ਸੀ”ਸਾ। 21. ਔਹ ਸਹਿਰ ਗਏ ਬੇ ਤੇ। 
1੬ ੪ ।€ 013 51/53. >॥ 5੪॥1 0੪੦ 0੬ ੧੬. 
19. ਔਹ ਮੁਰਖ ਤੀ./ਤਾ 22. ਮਿੱਠੂ ਤੇ ਭਜਨ ਹਾਕੀ ਖੇਡਦੇ ਤੀ/ਤੇ 
>॥ ।1੧0॥੪॥॥ 04੧੩. 11110 ੧੬ 1੪ 1੪।। 131 110੬ 
20. ਕਲ੍ਹ ਆਥਏ ਕਰਮਾ ਘਰ ਈ (04੧੬. 
ਸੀਗਾ। 23. ਕਲ੍ਹ ਔਹ ਸਹਿਰ ਗਏ ਸੀਗੇ। 
੦1” ੩੧੧੪੬ ੪੪੧੩ ੦। | 598. (੦18 >॥ 5811 510੬. 
ਇਸਤਰੀ 24. ਪਰਨੀਤ ਕੋਰ ਲੋਕ ਸਭਾ ਦੀ 
25. ਕੁੜੀਆਂ ਰੋ 
ਲਿੰਗ ਮੈਂਬਰ ਤੀ/ਸੀ./ਸੀਗੀ 
ਸੀ/ਸੀਗੀਆਂ“ਤੀ। 


0₹16111੧ ੮>। 10 5੪08 0 1੧੬06 


11,517 5101 


0੮੧8੪ ।੦ 013 51/51018/0. 


ਸਾਰਨੀ 3.13 


੭5 


ਭਵਿੱਖਕਾਲੀ ਸਹਾਇਕ ਕਿਰਿਆ ਕੂਪ 


ਲਿੰਗ ਇਕਵਚ਼ਨ ਬਹੁਵਚਨ 

ਪੁਲਿੰਗ ਉ, ਗਾ ਗੇ 

ਇਸਤਰੀਲਿੰਗ _|ਊ,ਗਾ ਗੀਆਂ 
ਸਾਰਨੀ 3.1% 


ਉਪਰੋਕਤ ਸਾਰਨੀ ਵਿੱਚ ਦਿੱਤੇ ਭੂਤਕਾਲੀ ਸਹਾਇਕ ਕਿਰਿਆਵੀ ਰੂਪਾਂ ਵਿੱਚ ਵਚਨ, 


ਲਿੰਗ ਅਨੁਸਾਰ ਰੂਪਾਂਤਰਨ ਨਿਮਨ ਸਾਰਨੀਆਂ ਅਨੁਸਾਰ ਹੁੰਦਾ ਹੈ: 


ਲਿੰਗ ਇਕਵਚ਼ਨ ਬਹੁਵਚਨ 

ਪੁਲਿੰਗ 26. _ ਔਹ ਦੋ ਮ੍ਰੈਸਾਂ ਲਊ। 
>॥ 00 ।੧੬5ਰੈ 13੫. 28. ਤੁਸੀ ਕੀ ਖਾਉਗੇ? 
27. ਤੂੰ ਕੀ ਖਾਮੱਗਾ? ੧031 । ੧੩੦੦੬? 
70 ।। ॥੧੩੧੬੪੩? 

ਇਸਤਰੀ ਲਿੰਗ 29. ਕੁੜੀ ਖੇਡੂਗੀ। 30. ਕੁੜੀਆਂ ਖੇਡਣਗੀਆਂ। 
60੧ 0੧੬20. 047੧੩ ॥੧੬੪1੧੪01 ਕੈ. 

ਸਾਰਨੀ 3.15 


3.3.1.3. ਸੰਜੋਗੀ ਕਿਰਿਆ 

ਸੰਜੋਗੀ ਕਿਰਿਆ ਉਦੇਸ਼ ਅਤੇ ਪੂਰਕ ਦੇ ਵਿਚਕਾਰ ਸਮਤਾ, ਵਿਸ਼ੇਸ਼ਤਾ ਅਤੇ 
ਸਥਿਤੀਮੂਲਕ ਸੰਬੰਧ ਸਥਾਪਿਤ ਕਰਦੀ ਹੈ। ਬੂਟਾ ਸਿੰਘ ਬਰਾੜ (2008:168) ਅਨੁਸਾਰ 
ਜਿਹੜੀ ਕਿਰਿਆ ਨਾਂਵ ਜਾਂ ਵਿਸ਼ੇਸ਼ਏ ਅਤੇ ਉਦੇਸ਼ ਨੂੰ ਜੋੜਦੀ ਜਾਂ ਉਹਨਾਂ ਵਿਚਕਾਰ ਸੰਜੋਗ ਪੈਦਾ 
ਕਰਦੀ ਹੈ, ਉਸਨੂੰ ਸੰਬੰਧਜੋੜ ਜਾਂ ਸੰਜੋਗੀ ਕਿਰਿਆ ਆਖਿਆ ਜਾਂਦਾ ਹੈ। ਮਲਵਈ ਉਪਭਾਸ਼ਾ 


ਵਿੱਚਲੀ ਸੰਜੋਗੀ ਕਿਰਿਆ “ਹੋਈ” ਸਾਧਾਰਨ ਕਰਤਾ, ਵਿਸ਼ੇਸ਼ਨਾਤਮਿਕਤਾ (%0100₹81) ਜਾਂ 


796 


ਕਿਰਿਆ-ਵਿਸ਼ੇਸ਼ਈ (%0%10181) ਪੂਰਕ ਲੈਂਦੀ ਹੈ ਜੋ ਕਿਰਿਆ ਦੇ ਉਦੇਸ਼ ਨਾਲ ਸੰਬੰਧਿਤ 
ਹੁੰਦਾ ਹੈ। ਜਿਵੇਂ : 


31. ਪਰਨੀਤ ਕੋਰ ਲੋਕ ਸਭਾ ਦੀ ਮੈਂਬਰ ਐ। 


[0919111( ੮1 101 5੪08 01 91੬ 031 ਏ. 


32. ਕਰਮਾ ਬਹੁਤ ਹਿੰਮਤੀ ਐ। 


੪੪੧੩ 0101 1113੧ £. 


33. ਹਰਪ੍ਰੀਤ ਲਾਇਬਰੇਰੀ ਬਿੱਚ ਐ। 

1੦॥੪॥1੧ 18੪6੩1੪।1 016੦ ਏ. 

ਉਪਰੋਕਤ ਵਾਕਾਂ ਵਿੱਚ ਵਰਤੇ ਗਏ ਕਿਰਿਆ-ਵਾਕੰਸ਼ ਵਿੱਚਲੀ ਕਿਰਿਆ ਸਜੋਗੀ ਕਿਰਿਆ 
ਹੈ। ਵਾਕ (31) ਵਿੱਚ ਨਾਂਵ-ਵਾਕੰਸ਼ ਪੂਰਕ ਵਰਤਿਆ ਗਿਆ ਹੈ ਭਾਵ ਇਸ ਵਾਕ ਵਿੱਚ ਵਰਤੀ 
ਗਈ ਕਿਰਿਆ “ਐ” ਉਦੇਸ਼ ਪਰਨੀਤ ਕੋਰ ਅਤੇ ਨਾਂਵ-ਵਾਕੰਸ਼ ਲੋਕ ਸਭਾ ਦੀ ਮੱਬਰ ਵਿੱਚ 
ਸਮਾਨਤਾ ਦਾ ਸੰਬੰਧ ਸਥਾਪਿਤ ਕਰਦੀ ਹੈ, ਵਾਕ (32) ਵਿੱਚ ਵਿਸ਼ੇਸਨਾਤਮਕ (8016(141) 
ਪੂਰਕ ਵਰਤਿਆ ਗਿਆ ਹੈ। ਇਸ ਵਾਕ ਵਿੱਚ ਵਰਤੀ ਗਈ ਸੰਜੋਗੀ ਕਿਰਿਆ “ਐ” ਉਦੇਸ਼ 
“ਕਰਮਾ” ਦਾ ਵਿਸ਼ੇਸ਼ਨਾਤਮਕ ਪੂਰਕ “ਬਹੁਤ ਹਿੰਮਤੀ” ਨਾਲ ਵਿਸ਼ੇਸ਼ਤਾ (੧01160160) ਦਾ 
ਸੰਬੰਧ ਸਥਾਪਿਤ ਕਰਦੀ ਹੈ, ਵਾਕ (33) ਵਿੱਚ, ਕਿਰਿਆ-ਵਿਸ਼ੇਸ਼ਈ ਪੂਰਕ ਵਰਤਿਆ ਗਿਆ ਹੈ, 
ਇਸ ਵਾਕ ਵਿੱਚਲੀ ਕਿਰਿਆ ਉਦੇਸ਼ ਹਰਪ੍ਰੀਤ ਦਾ ਕਿਰਿਆ-ਵਿਸ਼ੇਸ਼ਈ ਪੂਰਕ “ਲਾਇਬਰੇਰੀ 
ਵਿੱਚ` ਨਾਲ ਸਥਿਤੀਮੂਲਕ ਸੰਬੰਧ ਸਥਾਪਿਤ ਕਰਦੀ ਹੈ। 

ਮਲਵਈ ਉਪਭਾਸ਼ਾ ਵਿੱਚ ਕੁਝ ਹੋਰ ਕਿਰਿਆਵਾਂ ਜੋ ਸੰਜੋਗੀ ਕਿਰਿਆ “ਹੋਈ” ਵਾਂਗ ਵਰਤਾਅ 

ਕਰਦੀਆਂ ਹਨ ਉਹ ਹਨ “ਰਹਿਈ” ਅਤੇ “ਬਏਨਾ”। ਇਹ ਕਿਰਿਆਵਾਂ ਜਦ ਨਾਂਵ-ਵਾਕੰਸ਼, 
ਵਿਸ਼ੇਸ਼ਨਾਤਮਕਤਾ (8061221681) ਜਾਂ ਕਿਰਿਆ ਵਿਸ਼ੇਸ਼ਨਾਤਮਕਤਾ (੧6੯10181) ਨਾਲ 
ਉਚਾਰੀਆ ਜਾਂਦੀਆਂ ਹਨ ਤਾਂ ਸੰਜੋਗੀ ਕਿਰਿਆ ਵਾਂਗ ਵਰਤਾਅ ਕਰਦੀਆਂ ਹਨ। ਜਿਵੇਂ : 


34. _ ਅੱਜ ਕੱਲ੍ਹ ਸਿੰਮੀ ਬਹੁਤ ਉਦਾਸ ਐ। 


੪]] ੩11" 511 0810੧ 035 £. 


7੭7 


35. _ ਮਨਪ੍ਰੀਤ ਸਿੰਘ ਜੀ ਕਈ ਸਾਲ ਅਕਾਲੀ ਦਲ ਦੇ ਨੇਤਾ ਰਹੇ। 


10161111 5237 ]1 ੪1੧ 531 3811 061 ਹਏ ॥€੧8 1611. 


36. ਕੁਲਦੀਪ ਕਈ ਸਾਲ ਆਸਟਰੇਲੀਆ ਰਇਆ। 


01301] ੮੪1੧ 581 3561810113 160੩. 


ਵਾਕ (34,35) ਵਿੱਚ, “ਰਹਿ” ਕਿਰਿਆ ਉਦੇਸ਼ ਸਿੰਮੀ ਅਤੇ ਮਨਪ੍ਰੀਤ ਸਿੰਘ ਦੇ ਵਿਸ਼ੇਸ਼ਏ- 
ਵਾਕੰਸ਼ “ਬਹੁਤ ਉਦਾਸ” ਅਤੇ “ਅਕਾਲੀ ਦਲ ਦੇ ਨੇਤਾ” ਨਾਲ ਸਮਤਾ (ਸਮਾਨਤਾ) ਤੇ ਵਿਸ਼ੇਸ਼ਤਾ 
ਦਾ ਸੰਬੰਧ ਸਥਾਪਿਤ ਕਰਦੀ ਹੈ। ਇਸੇ ਤਰ੍ਹਾਂ ਵਾਕ (36) ਵਿੱਚ ਸਥਿਤੀਸੂਚਕ ਕਿਰਿਆ ਵਿਸ਼ੇਸ਼ਣ 
“ਆਸਟਰੇਲੀਆ ਵਿੱਚ” ਵਰਤਿਆ ਗਿਆ ਹੈ। ਇਸ ਵਾਕ ਵਿੱਚ ਵਰਤੀ ਗਈ ਸੰਜੋਗੀ ਕਿਰਿਆ 
“ਰਇਆ” ਉਦੇਸ਼ “ਕੁਲਦੀਪ” ਅਤੇ ਕਿਰਿਆ ਵਿਸ਼ੇਸ਼ਣ “ਆਸਟਰੇਲੀਆ ਵਿੱਚ” ਵਿਚਕਾਰ 
ਸਥਿਤੀਮੂਲਕ ਸੰਬੰਧ ਸਥਾਪਿਤ ਕਰਦੀ ਹੈ। 
37. ਨਾਟਕ ਬਿੱਚ ਬੰਤ ਸੀਤਾ ਬਈ ਐ। 


1੩7੪੧ 016੮ 106 5163 08711 ਏ. 
ਉਪਰੋਕਤ ਵਾਕ (37) ਵਿੱਚ ਵਰਤੀ ਗਈ ਕਿਰਿਆ “ਬਈ” ਸੰਜੋਗੀ ਕਿਰਿਆ ਵਾਂਗ 


ਵਰਤਾਅ ਕਰ ਰਹੀ ਹੈ। ਪਰ ਧਿਆਨ ਰੱਖਿਆ ਜਾਵੇ ਕਿ ਇਹ ਕਿਰਿਆ, ਹੋਰ ਕਿਰਿਆ ਜਿਵੇਂ 
“ਹੋਈ” ਵਾਂਗ ਸਮਤਾ ਦਾ ਸੰਬੰਧ ਸਥਾਪਿਤ ਨਹੀਂ ਕਰਦੀ | 

ਉੱਪਰ ਵਰਤੀਆਂ ਗਈਆਂ ਤਿੰਨੋਂ ਸੰਜੋਗੀ ਕਿਰਿਆਵਾਂ “ਹੋਈ”, “ਰਹਿ” ਅਤੇ 'ਬਈਨਾ” ਵੱਖ 
ਵੱਖ ਗੁ ਦੀਆਂ ਧਾਰਨੀ ਹਨ। ਜਿੱਥੇ “ਹੋਈ” ਕਿਰਿਆ ਇਕ ਵਿਸ਼ੇਸ਼ਣ, ਇਕ ਨਾਂਵ-ਵਾਕੰਸ਼ ਜਾਂ 
ਕਿਰਿਆ-ਵਿਸ਼ੇਸ਼ਨਾਤਮਕਤਾ ਵਾਕੰਸ਼ ਲੈਂਦੀ ਹੈ, ਉੱਥੇ ਕਿਰਿਆ “ਰਹਿਈ” ਸਿਰਫ਼ ਵਿਸ਼ੇਸ਼ਏ ਜਾਂ 
ਕਿਰਿਆ ਵਿਸ਼ੇਸ਼ਏ ਪੂਰਕ ਲੈਂਦੀ ਹੈ ਅਤੇ ਕਿਰਿਆ “ਬਏਨਾ” ਸਿਰਫ਼ ਨਾਂਵ-ਵਾਕੰਸ਼ ਪੂਰਕ ਲੈਂਦੀ 
ਹੈ| 
3.3.1.4. ਸੰਚਾਲਕ ਕਿਰਿਆ 

ਸੰਚਾਲਕ ਕਿਰਿਆ ਉਹ ਕਿਰਿਆ ਹੈ ਜਿਹੜੀ ਕਿਸੇ ਵਾਕ ਦੇ ਕਿਰਿਆ ਵਾਕੰਸ਼ ਵਿੱਚ 

ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਦੇ ਵਿਚਕਾਰ ਵਿਚਰਦੀ ਹੋਈ, ਵਾਕਾਤਮਕ ਕਾਰਜ 
ਪੂਰਾ ਕਰਦੀ ਹੈ। ਕਈ ਵਾਕਾਂ ਵਿੱਚ, ਜਿਵੇਂ 'ਔਹ ਰੋ ਪਿਆ” ਤਾਂ ਅਜਿਹੇ ਵਾਕਾਂ ਵਿੱਚ ਸੰਚਾਲਕ 


੭8 


ਕਿਰਿਆ ਹੀ ਵਰਤੀ ਗਈ ਹੁੰਦੀ ਹੈ, ਭਾਵ ਉਹ ਮੁੱਖ ਕਿਰਿਆ ਦਾ ਕਾਰਜ ਕਰਦੀ ਹੈ। ਕਿਰਿਆ 
ਵਾਕੰਸ਼ ਵਿੱਚੋਂ ਕਾਲ, ਪੱਖ, ਵਾਚ, ਲਿੰਗ, ਵਚਨ, ਪੁਰਖ, ਵਾਚ ਆਦਿ ਵਿਆਕਰਨਿਕ ਸ੍ਰੇਈਆਂ 
ਇਸ ਸੰਚਾਲਕ ਕਿਰਿਆ ਨਾਲ ਰੀ ਪ੍ਰਗਟ ਹੁੰਦੀਆਂ ਹਨ। 
3.3.1.4.1. ਮੁੱਢਲੇ ਸੰਚਾਲਕ 
ਮੁੱਢਲੀ ਸੰਚਾਲਕ ਕਿਰਿਆ, ਉਪਸ੍ਰੇਈ ਮੁੱਖ ਕਿਰਿਆ ਤੋਂ ਤੁਰੰਤ ਬਾਅਦ ਆਉਂਦੀ ਹੈ। 
ਨਾਂਹ ਰੂਪੀ ਤੇ ਦਬਾਵਾਚੀ ਸ਼ਬਦ ਇਹਨਾਂ ਦੇ ਵਿਚਕਾਰ ਆ ਸਕਦੇ ਹਨ। ਜੋਗਿੰਦਰ ਸਿੰਘ 
ਪੁਆਰ (2001:127) ਅਨੁਸਾਰ ਸੰਚਾਲਕ ਕਿਰਿਆ ਦੀਆਂ ਬਾਕੀ ਸਾਰੀਆਂ ਉਪਸ੍ਰੇਈਆਂ 
ਇਹਨਾਂ ਤੋਂ ਬਾਅਦ ਆਉਂਦੀਆਂ ਹਨ। ਮਲਵਈ ਉਪਭਾਸ਼ਾ ਵਿੱਚ ਇਸਦੀ ਵਰਤੋਂ ਨਿਮਨ ਪ੍ਰਕਾਰ 
ਦੇ ਵਾਕਾਂ ਵਿੱਚ ਹੁੰਦੀ ਹੈ। 
38. ਉਹਦੇ ਬਾਲ ਚਿੱਟੇ ਹੋ ਗਏ (ਸੀ/ਤੀ)। 
010੬ 081 ੦117 ੧੦ 9੬ (5170). 
39. ਔਹ ਗੀਤ ਗਾ ਸਕਦਟੈ। 
>।। 9੧੧ ੧੩ 53੦0੬. 
3.3.1.4.2. ਕਰਮਈ ਸੰਚਾਲਕ 
ਕਰਮਵਾਚੀ ਸੰਚਾਲਕ ਕਿਰਿਆ ਕਰਮਵਾਚੀ ਵਾਕਾਂ ਵਿੱਚ ਆਉਂਦੀ ਹੈ। ਇਹ ਹਮੇਸ਼ਾਂ 
ਮੁੱਖ ਕਿਰਿਆ ਤੋਂ ਤੁਰੰਤ ਬਾਅਦ ਆਉਂਦੀ ਹੈ। ਮਲਵਈ ਉਪਭਾਸ਼ਾ ਵਿੱਚ ਇਸਦੀ ਵਰਤੋਂ ਨਿਮਨ 
ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ ਹੈ। 
40. ਮੈਤੋਂ ਪੈਦਲ ਨੀ ਤੁਰੀਦਾ। 
1੬੧6 ।1 101103. 
01. ਤੈਤੋਂ ਪੱਥਰ ਨੀ ਚੱਕੀਦਾ। 


੧੬੧6 [੪੧11੪ 1 ੮੪੧03. 


79 


3.3.1.4.3. ਗਤੀਸ਼ੀਲ ਸੰਚਾਲਕ 
ਗਤੀਵਾਚੀ ਸੰਚਾਲਕ ਕਿਰਿਆ ਕਾਰਜ ਦੇ ਚੱਲਦੇ ਰਹਿ ਨੂੰ ਪ੍ਰਗਟ ਕਰਦੀ ਹੈ। 
ਮਲਵਈ ਉਪਭਾਸ਼ਾ ਵਿੱਚ ਰਿਹਾ, ਰਹੀ, ਰਹੇ, ਰਹੀਆਂ ਆਦਿ ਸੰਚਾਲਕ ਕਿਰਿਆ ਰੂਪ ਵਰਤੇ 


ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਇਨ੍ਹਾਂ ਕਿਰਿਆ ਰੂਪਾਂ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ 


ਵਿੱਚ ਹੁੰਦੀ ਹੈ। 
42. ਔਹ ਕਿਤਾਬ ਪੜ੍ਹ ਰਨਿਹਾ ਤੀ। 
>॥ 180 0੧੧੪” ।11੩ 0. 
43. ਮੁੰਡੇ ਖੇਡ ਰਹੇ ਨੇ। 
1162੬ ੧੬5 ।॥€ 1੬. 
44. ਕੁੜੀ ਕੰਮ ਕਰ ਰਹੀ ਏ। 
0₹੧। ॥ਹੈ1। ੪। ।੪॥। ੬. 
45. ਕੁੜੀਆਂ ਜਾ ਰਹੀਆਂ ਤੀ। 


01੧8 1੩ ॥੦॥ਮ੩੬ 0. 

ਪੰਜਾਬੀ ਦੀਆਂ ਹੋਰਨਾਂ ਉਪਭਾਸ਼ਾਵਾਂ ਦੇ ਮੁਕਾਬਲੇ ਮਲਵਈ ਉਪਭਾਸ਼ਾ ਵਿੱਚ “ਹ£ 
ਧੁਨੀ ਵਿਅੰਜਨ ਰੂਪ ਵਿੱਚ ਉਚਾਰੀ ਜਾਂਦੀ ਹੈ। 
3.3.1.4.4. ਸੰਭਾਵਿਕ ਸੰਚਾਲਕ 

ਇਹ ਸੰਚਾਲਕ, ਵਾਕ ਵਿੱਚ ਕਿਸੇ ਹੋਰ ਸੰਚਾਲਕ ਸ੍ਰੇਈ ਦੇ ਨਾਲ ਵਰਤਿਆ ਜਾਂਦਾ ਹੈ। 
ਇਹ ਜ਼ਰੂਰੀ ਹੈ ਕਿ ਇਸਦੇ ਵਾਕ ਵਿੱਚ ਵਿਚਰਨ ਲਈ ਕੋਈ ਹੋਰ ਪਰੇਰਕ ਸ੍ਰੇਈ ਮੌਜੂਦ ਹੋਵੇ। 
ਜਿਵੇਂ: 

46. ਗੁਰਦੀਪ ਐਸ ਬੇਲੇ ਗੌਂਦਾ ਹੁੰਦੈ। 
90010 £੩ 9618 9>0੩ 100. 


47. ਕੁਲਦੀਪ ਆਈ ਹੋਈ ਐ। 


41010 ੩। ॥੦। ਟ. 


80 


3.3.1.5. ਅਕਰਮਕ ਕਿਰਿਆ 
ਜਿਸ ਕਿਰਿਆ ਦਾ ਕਰਮ ਨਾ ਹੋਵੇ ਭਾਵ ਅਜਿਹੀ ਕਿਰਿਆ ਜੋ ਇਕੱਲੇ ਕਰਤਾ 
ਨਾਲ ਮਿਲ ਕੇ ਵਾਕ ਨੂੰ ਪੂਰਨ ਅਰਥਾਂ ਦਾ ਧਾਰਨੀ ਬਈਉਂਦੀ ਹੋਵੇ, ਅਕਰਮਕ ਕਿਰਿਆ 
ਅਖਵਾਉਂਦੀ ਹੈ। ਮਲਵਈ ਉਪਭਾਸ਼ਾ ਵਿੱਚ ਅਕਰਮਕ ਕਿਰਿਆ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ 
ਵਰਤੀ ਜਾਂਦੀ ਹੈ। 
48. ਮੁੰਡਾ ਭੱਜ ਗਿਐ। 
11613 751 91੬. 
49. ਬੇਬੇ ਹੱਸ ਰਹੀ ਐ। 


000 1੪੪5 16॥। £. 


50. ਮੁੰਡਾ ਰੋਂਦੈ। 
11613 ।60£. 
51. ਜੱਸ ਤੁਰਿਆ ਅੰਦੈ। 


065੩ ੧0118 >0£. 
3.3.1.6. _ਸਕਰਮਕ ਕਿਰਿਆ 

ਅਜਿਹੀ ਕਿਰਿਆ ਜਿਸ ਨਾਲ ਕਰਮ ਦਾ ਆਉ ਲਾਜ਼ਮੀ ਹੋਵੇ ਭਾਵ ਜੋ ਕਿਰਿਆ 
ਇਕੱਲੇ ਕਰਤਾ ਨਾਲ ਮਿਲਕੇ ਵਾਕ ਨੂੰ ਪੂਰਨ ਅਰਥਾਂ ਦੀ ਧਾਰਨੀ ਨਾ ਬਈਉਂਦੀ ਹੋਵੇ, 


ਸਕਰਮਕ ਕਿਰਿਆ ਅਖਵਾਉਂਦੀ ਹੈ। ਸਕਰਮਕ ਕਿਰਿਆ ਕਰਮ ਤੋਂ ਬਿਨ੍ਹਾਂ ਵਾਕ ਵਿੱਚ ਨਹੀਂ 


ਵਿੱਚਰ ਸਕਦੀ। 
ਕੀ ਮੁੰਡਾ ਬਕਰੀ ਨੂੰ ਕੱਖ ਪਾ ਰਹਿਆ ਤੀ। 
1101)3 06611 70 ॥੪੮॥੧। 03 1੪1੬੩ ੧. 
53. ਮੁੰਡਿਆ ਨਾਜ ਚੁੱਕ ਲੈ। 


11091 ॥੩] ੮600 |£. 


81 


5. ਗੱਜਏ ਰੋਟੀ ਖਾ ਰਹਿਆ ਤੀ। 
99]161 ੦੧ ੧੩ ।੪੦॥੬੩ 0. 
55. ਕੁੜੀ ਗੀਤ ਗਾ ਰਹੀਐ। 
60੧੧ 01੧ ੧੩ ।੩॥॥੬. 
ਉਪਰੋਕਤ ਵਾਕਾਂ ਵਿੱਚ ਪਾ, ਚੁੱਕ, ਖਾ, ਗਾ ਸਕਰਮਕ ਕਿਰਿਆਵਾਂ ਵਰਤੀਆਂ ਗਈਆਂ 
ਹਨ। ਕੁਝ ਅਜਿਹੇ ਵਾਕ ਹੁੰਦੇ ਹਨ ਜਿਹਨਾਂ ਵਿੱਚ ਕਰਤਾ ਅਤੇ ਕਰਮ ਮੌਜੂਦ ਹੋਏ ਤੇ ਵੀ 
ਪੂਰਕ ਦੀ ਅਈਹੋਂਦ ਕਾਰਨ ਵਾਕ ਸਹੀ ਅਰਥ ਪ੍ਰਦਾਨ ਨਹੀਂ ਕਰਦਾ। ਅਜਿਹੇ ਵਾਕਾਂ ਵਿੱਚ 
ਵਰਤੀ ਜਾਂਦੀ ਕਿਰਿਆ ਅਪੂਰਨ ਸਕਰਮਕ ਕਿਰਿਆ ਹੁੰਦੀ ਹੈ। 
3.3.1.7. ਪ੍ਰਰਨਾਰਥਕ ਕਿਰਿਆ 
ਅਜਿਹੀ ਕਿਰਿਆ ਜਿਸ ਤੋਂ ਵਾਕ ਵਿਚਲੇ ਕਰਤਾ ਦੁਆਰਾ ਖੁਦ ਕੰਮ ਨਾ ਕਰਨ ਦੀ ਥਾਂ 
ਕਿਸੇ ਹੋਰ ਤੋਂ ਕੰਮ ਕਰਵਾਉ ਦਾ ਬੋਧ ਹੁੰਦਾ ਹੋਵੇ, ਪ੍ਰੇਰਨਾਰਥਕ ਕਿਰਿਆ ਅਖਵਾਉਂਦੀ ਹੈ। 
ਮਲਵਈ ਉਪਭਾਸ਼ਾ ਵਿੱਚ ਬਹਾਉਏ, ਖਡਾਉਈ, ਕਰਬਾਈ ਆਦਿ ਪ੍ਰੇਰਨਾਰਥਕ ਕਿਰਿਆਵਾਂ 
ਵਰਤੀਆਂ ਜਾਂਦੀਆਂ ਹਨ। ਜਿਵੇਂ: 
56. ਕਰਮਜੀਤ ਨਾਜ ਮੁੰਡਿਆਂ ਤੋਂ ਚੁੱਕਬਾ ਲੈ। 
੪1੪11੪11੧ ੧੩] 11608 ੧6 ੮003 |ਏ. 
57. ਇਹ ਬਾਹਏ ਕਰਨੈਲ ਨੇ ਬਹਾਉਏ। 
ਇ। 0371 ੧੪।੪।੧£। ੧੬ 013011£. 
58. ਨੇਕ ਨੂੰ ਕੰਮ ਕਰਬਾ ਦੇ। 
1€॥ ॥0ਂ ॥ਰੋਂ1। ੧੪੪੭੩ 0੬. 
3.3.2. ਬਛਤਰ ਦੇ ਆਧਾਰ 'ਤੇ 
ਬਣਤਰ ਦੇ ਆਧਾਰ 'ਤੇ ਟਕਸਸਾਲੀ ਪੰਜਾਬੀ ਵਾਂਗ ਮਲਵਈ ਉਪਭਾਸ਼ਾ ਵਿੱਚ 
ਕਿਰਿਆ ਦੀਆਂ ਦੋ ਸ੍ਰਈਆਂ ਮਿਲਦੀਆਂ ਹਨ। 


82 


3.3.2.1. ਇਕ ਸ਼ਬਦੀ ਕਿਰਿਆ 
ਅਜਿਹੀ ਕਿਰਿਆ ਜਿਸਦਾ ਇਕੋ ਕਿਰਿਆਵੀ ਰੂਪ ਵਾਕ ਵਿੱਚ ਆ ਕੇ ਆਪਏ 
ਵਾਕਾਤਮਕ ਕਾਰਜ ਨੂੰ ਪੂਰਾ ਕਰਦੀ ਹੈ, ਇਕ ਸ਼ਬਦੀ ਕਿਰਿਆ ਅਖਵਾਉਂਦੀ ਹੈ। ਨਿਮਨ 
ਪ੍ਰਕਾਰ ਦੇ ਵਾਕ ਮਲਵਈ ਉਪਭਾਸ਼ਾ ਵਿੱਚਲੀਆਂ ਇਕ ਸ਼ਬਦੀ ਕਿਰਿਆਵਾਂ ਨੂੰ ਪ੍ਰਗਟ ਕਰਦੇ 
ਹਨ: 
ਹਉ ਉਹਨੇ ਚਿੱਠੀ ਲਿਖੀ। 
੦੪5੧੪ ੦11111। ॥0॥. 
60. ਸਮਸੇਰ ਨੇ ਨਰਮਾਂ ਚੁਗਿਆ। 
5੪105€॥ 1੬ 1੪7੪।॥8' ੮0013. 
61. ਬੰਤ ਨੇ ਗੀਤ ਗਾਇਆ। 
06੧ ੪ 011 03੦੩. 
3.3.2.2. ਦੋ ਸ਼ਬਦੀ ਕਿਰਿਆ 
ਜਦੋਂ ਦੋ ਸ਼ਬਦ ਮਿਲਕੇ ਵਾਕ ਵਿੱਚ ਇਕ ਕਿਰਿਆ ਦੇ ਵਾਕਾਤਮਕ ਕਾਰਜ ਨੂੰ 
ਪੂਰਾ ਕਰਦੇ ਹਨ ਤਾਂ ਅਜਿਹੀ ਕਿਰਿਆ ਦੋ ਸ਼ਬਦੀ ਕਿਰਿਆ ਅਖਵਾਉਂਦੀ ਹੈ। ਦੋ ਸ਼ਬਦੀ 
ਕਿਰਿਆਵਾਂ ਨੂੰ ਅੱਗੇ ਦੋ ਸ੍ਰੋਈਆਂ ਵਿੱਚ ਵੰਡਿਆ ਜਾਂਦਾ ਹੈ - ਦੂਹਰੀ ਕਿਰਿਆ ਅਤੇ ਸੰਯੁਕਤ 
ਕਿਰਿਆ। 
3.3.2.2.1. ਦੂਹਰੀ ਕਿਰਿਆ 
ਦੂਹਰੀ ਸਕਰਮਕ ਕਿਰਿਆ ਸਮੇਂ ਕਿਰਿਆ ਦੇ ਦੋ ਧਾਤੂ ਰੂਪ ਜਾਂ ਦੋ ਰੂਪਾਂਤਰੀ 
ਰੂਪ ਵਾਕਾਤਮਕ ਕਾਰਜ ਨੂੰ ਪੂਰਾ ਕਰਦੇ ਹਨ। ਮਲਵਈ ਉਪਭਾਸ਼ਾ ਵਿੱਚ ਮਿਲਦੀਆਂ ਦੂਹਰੀ 
ਕਿਰਿਆਵਾਂ ਨਿਮਨ ਵਾਕਾਂ ਵਿੱਚ ਵਰਤੀਆਂ ਜਾਂਦੀਆਂ ਹਨ। 
62. ਮੈਂ ਤੁਰ-ਤੁਰ ਥੱਕ ਗਿਆ। 
1੧੬ ੧0-੧0॥ ੧੧੪6 018. 


83 


63. ਬੰਤ ਪੰਚਾਇਤ 'ਚ ਬੱਧ ਬੱਧ ਕੇ ਬੋਲਿਆ। 
06੧ 6੮੩੬੧ ੮ 0603- 09037 ੬ 00113. 
3.3.2.2.2. ਮਿਸ਼ਰਤ ਕਿਰਿਆ 
ਮਿਸ਼ਰਤ ਕਿਰਿਆ ਸਮੱਂ ਨਾਂਵ ਰੂਪ ਅਤੇ ਕਿਰਿਆ ਰੂਪ ਮਿਲਕੇ ਵਾਕਾਤਮਕ 
ਕਾਰਜ ਪੂਰਾ ਕਰਦੇ ਹਨ। ਇਸਦੀ ਬਣਤਰ ਸਮੱ 'ਨਾਂਵ-ਕਿਰਿਆ' ਦਾ ਪੈਟਰਨ ਹੁੰਦਾ ਹੈ। 
ਨਿਮਨ ਪ੍ਰਕਾਰ ਦੇ ਵਾਕ ਮਲਵਈ ਉਪਭਾਸ਼ਾ ਵਿੱਚਲੀ ਮਿਸ਼ਰਤ ਕਿਰਿਆ ਨੂੰ ਪ੍ਰਗਟ ਕਰਦੇ 
ਹਨ: 
64. ਨਾਜਰ ਬਾਪੂ ਨੂੰ ਫੋਨ ਕਰੀਦੇ। 
1੩]੪ 080੫0 ॥0ਂ 91੦ ੪10੬. 
65. ਮੱਖਏ ਸਿੰਘ ਨੇ ਨਿਆਈ ਆਲੇ ਖੇਤ ਪੁੰਨ ਕਰਤੇ। 
1੪611 ।€ ।113 ੩1੬ ੧੬੧ 006।। ੧੪੪੧੬. 
66. ਬਡੇਰਿਆਂ ਦਾ ਆਦਰ ਕਰੀਦੈ। 
062੬1 03੩ ੩੦੪। ॥੩।।0੬. 
3.4. ਵਿਸ਼ੇਸ਼ 
ਹਰਕੀਰਤ ਸਿੰਘ (2011:81) ਦੇ ਸੰਦਰਭ ਵਿੱਚ ਅਜਿਹੇ ਸ਼ਬਦ ਜੋ ਕਿਸੇ ਨਾਂਵ ਜਾਂ 
ਪੜਨਾਂਵ ਦੇ ਵਿਸ਼ੇਸ਼ ਦੇ ਤੌਰ ਤੇ ਵਿੱਚਰ ਕੇ ਆਪਏ ਵਿਸ਼ੇਸ਼ ਦੀ ਵਿਸ਼ੇਸ਼ਤਾ ਉਜਾਗਰ ਕਰਦੇ 
ਹਨ, ਉਹਨਾਂ ਸ਼ਬਦਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ਤਾ ਨਾਂਵ/ਪੜਨਾਂਵ ਸ਼ਬਦਾਂ ਦੇ 
ਗੁਏ, ਔਗੁਏ, ਗਿਣਤੀ, ਮਿਏਤੀ, ਲੱਛਏ, ਰੰਗ ਆਦਿ ਦਾ ਬੋਧ ਕਰਾਕੇ, ਉਹਨਾਂ ਨੂੰ ਆਮ ਤੋਂ 
ਖਾਸ ਬਈਉਂਦੀ ਹੈ। ਕਿਸੇ ਨਾਂਵ-ਵਾਕੰਸ਼ ਵਿੱਚ ਨਾਂਵ ਇਕੱਲਾ ਵੀ ਵਰਤਿਆ ਜਾ ਸਕਦਾ ਹੈ, ਜਦ 
ਕਿ ਵਿਸ਼ੇਸ਼ਏ ਹਮੇਸ਼ਾਂ ਆਪਏ ਵਿਸ਼ੇਸ਼ ਭਾਵ ਕਿਸੇ ਨਾਂਵ ਜਾਂ ਪੜਨਾਂਵ ਨਾਲ ਹੀ ਲੱਗਦਾ ਹੈ। 
ਜੇਕਰ ਵਿਸ਼ੇਸ਼ਏ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ ਤਾਂ ਉਹ ਵਿਸ਼ੇਸ਼ਈ ਪੜਨਾਂਵ ਬਦ ਜਾਂਦਾ 


ਹੈ। ਵਿਸ਼ੇਸ਼ਏ ਸ੍ਰੋਈ ਦੇ ਸ਼ਬਦ ਰੂਪਾਂ ਦੀ ਸਥਾਪਤੀ ਤਿੰਨ ਆਧਾਰਾਂ ਤੇ ਕੀਤੀ ਜਾਂਦੀ ਹੈ : 


84 


3.4.1. ਅਰਥ ਦੇ ਆਧਾਰ 'ਤੇ 

ਅਰਥ ਦੇ ਆਧਾਰ 'ਤੇ ਉਹਨਾਂ ਸ਼ਬਦ ਰੂਪਾਂ ਨੂੰ ਵਿਸ਼ੇਸ਼ਣ ਦੀ ਸ਼ਬਦ ਸ੍ਰਈ 
ਵਿੱਚ ਰੱਖਿਆ ਜਾਂਦਾ ਹੈ ਜੋ ਸ਼ਬਦ ਨਾਂਵ ਜਾਂ ਪੜਨਾਂਵ ਦੇ ਵਿਸ਼ੇਸ਼ਕ ਵਜੋਂ ਕਾਰਜਸ਼ੀਲ ਹੁੰਦੇ 
ਹਨ। ਮਲਵਈ ਉਪਭਾਸ਼ਾ ਵਿੱਚ ਉੱਖਲ, ਅੱਖੜ, ਅਬੈੜਾ, ਸਖਾਲਾ, ਸਨੌਖੀ, ਸਿੱਧਰਾ, ਛਿਆਰ, 
ਰਮਤਾ, ਖੰਢਾ, ਕਮਾਰਾ, ਖਚਰਾ ਸਰਪੰਚ, ਬਚਾਰਾ ਗਧਾ, ਕਲੋਤਾ ਪੁਤਰ ਆਦਿ ਵਾਕੰਸ਼ਾਂ ਵਿੱਚ 
ਉੱਖਲ, ਅੱਖੜ, ਅਧੈੜ, ਅਬੈੜਾ, ਸਖਾਲਾ, ਸਨੌਖਾ, ਦੱਸੇ, ਦੋਮੇਂ ਆਦਿ ਸ਼ਬਦ ਰੂਪ ਵਿਸ਼ੇਸ਼ਣ 
ਸ਼ਰੋਈ ਦੇ ਹਨ। ਅਰਥ ਦੀ ਦ੍ਰਿਸ਼ਟੀ ਤੋਂ ਮਲਵਈ ਉਪਭਾਸ਼ਾ ਵਿਚਲੇ ਇਹਨਾਂ ਵਿਸ਼ੇਸ਼ਵਾ ਨੂੰ ਵੀ 
ਟਕਸਾਲੀ ਪੰਜਾਬੀ ਵਾਂਗ ਪੰਜ ਸ਼੍ਰੋਈਆਂ ਵਿੱਚ ਵੰਡਿਆ ਜਾ ਸਕਦਾ ਹੈ : 
3.4.1.1. ਗੁਣਵਾਚਕ ਵਿਸ਼ੇਸ਼ 

ਜਿਹੜਾ ਵਿਸ਼ੇਸ਼£ ਕਿਸੇ ਵਿਅਕਤੀ ਦੇ ਗੁਏ, ਔਗੁਏ, ਵਿਸਥਾਰ ਅਵਸਥਾ ਜਾਂ 
ਰੰਗ ਆਦਿ ਦਾ ਬੋਧ ਕਰਵਾਉਂਦਾ ਹੋਵੇ, ਉਸਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ। 
ਮਲਵਈ ਉਪਭਾਸ਼ਾ ਵਿੱਚ ਉੱਖਲ ਮਨੁੱਖ, ਅੱਖੜ ਆਦਮੀ, ਅਬੈੜਾ ਮੁੰਡਾ, ਸਖਾਲਾ ਕੰਮ, 
ਸਨੌਖੀ ਕੁੜੀ, ਸਿੱਧਰਾ ਨਿਆਈ, ਛਿਆਰ ਬੁੜ੍ਹੀ, ਰਮਤਾ ਆਦਮੀ, ਖੌਢਾ ਮਨੁੱਖ, ਕਮਾਰਾ 
ਬੂਜਾ, ਖਚਰਾ ਸਰਪੰਚ, ਬਚਾਰਾ ਗਧਾ, ਕਲੋਤਾ ਪੁਤਰ ਆਦਿ ਵਾਕੰਸ਼ਾਂ ਵਿੱਚ ਉੱਖਲ, ਅੱਖੜ, 
ਅਧੇੜ, ਅਬੈੜਾ, ਸਖਾਲਾ, ਸਨੌਖਾ, ਸਿੱਧਰਾ, ਛਿਆਰ, ਰਮਤਾ, ਖੌਢਾ, ਕਮਾਰਾ, ਖਚਰਾ, 
ਬਚਾਰਾ, ਕਲੋਤਾ ਸ਼ਬਦ ਰੂਪ ਗੁਣਵਾਚਕ ਵਿਸ਼ੇਸ਼ ਸ੍ਰਈ ਦੇ ਹਨ। ਮਲਵਈ ਉਪਭਾਸ਼ਾ ਵਿੱਚ 
ਵਰਤੇ ਜਾਂਦੇ ਵਿਸ਼ੇਸ਼ਏ ਵਿੱਚ ਲਿੰਗ, ਵਚਨ ਦੇ ਕਾਰਕ ਅਨੁਸਾਰ ਹੋਏ ਵਾਲੇ ਰੂਪਾਂਤਰਨ ਨੂੰ 


ਨਿਮਨ ਸਾਰਨੀ ਵਿੱਚ ਪੇਸ਼ ਕੀਤਾ ਗਿਆ ਹੈ : 


85 


ਮਲਵਈ ਉਪਭਾਸ਼ਾ ਵਿਚਲੇ ਗੁਣਵਾਚਕ ਵਿਸ਼ੇਸ਼ਏ 


ਕਾਰਕ ।ਪੁਲਿੰਗ ਇਸਤਰੀ ਲਿੰਗ 
ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਸਾਧਾਰਨ ਖਚਰਾ ਖਚਰੇ ਖਚਰੀ ਖਚਰੀਆਂ 
ਸੰਬੰਧਕੀ ਖਚਰੇ ਖਚਰਿਆਂ ਖਚਰੀ ਖਚਰੀਆਂ 
ਸੰਬੋਧਨੀ ਖਚਰਿਆ ਖਚਰਿਉ ਖਚਰੀਏ ਖਚਰੀਉ 
ਸਾਰਨੀ 3.16 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਉਪਰੋਕਤ ਸਾਰਨੀ ਵਿਚਲੇ ਵਿਸ਼ੇਸ਼£ ਰੂਪਾਂ ਨੂੰ 


ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਵਰਤਿਆ ਗਿਆ ਹੈ : 


ਪੁਲਿੰਗ ਗੁਣਵਾਚਕ ਵਿਸ਼ੇਸ਼ਏ 


1. ਖਚਰਾ ਰਾਜਾ ਬੀ ਆਹੀ ਸੋਚਦਾ ਤੀ। 


6੪੮੪੩ ।॥੩]੩ 01 ੩॥ 5੦੦੪0੩ 0. 


2. ਖਚਰੇ ਲੋਕ ਪਹਿਲੇ ਈ ਬਗ ਗੇ। 


1੮੪੬ 1੦0 [111੬ | 060 9੬. 


।; ਖਚਰੇ ਪਰੀਬੀਏ ਨੇ ਅਕਬਰ ਬਾਦਸਾਹ ਨੂੰ ਕਹਿਤਾ। 


੪੦੪੬ [0611111੦ ੬ ੪੪0੪ 0306531। ॥0ਂ ॥੪॥।੧੩. 


4. ਖਚਰਿਆਂ ਲੋਕਾਂ ਨੇ ਪਾਟਕ ਪਾ ਤਾ। 


1॥੦੮੦੪113' 1੦੩ 1੬ 31306 [੩ ੧3. 


5. _`ਖਚਰਿਆ ਸਾਧਾ ! ਤੈਂ ਕੀ ਲੈਛਾ ? 


॥੦੦੮੩।13 58੩੦8 ! ੧੬ ॥। 1੬੧3? 


6. _ ਖਚਰਿਓ ਮੁੰਡਿਓ ! ਏਨ੍ਹਾਂ ਦਾ ਪਾਟਕ ਕਿਮੇਂ ਪਉ? 


॥1੪੮੪।1੦ 11006 ! ੪੧80 0੩ 1੩੧੦ ॥॥੧੬0 ੪02? 


86 


ਇਸਤਰੀ-ਲਿੰਗ ਗੁਣਵਾਚਕ ਵਿਸ਼ੇਸ਼ਟ 
7. _ਖਚਰੀ ਕੁੜੀ ਬੀ ਆਰੀ ਸੋਚਦੀ ਤੀ। 

1੪੮੪1 ॥0₹੧। 0। ੩॥ 5੦੦੮੪0। 11. 
8. _ਖਚਰੀਆਂ ਕੁੜੀਆਂ ਬੀ ਆਹੀ ਸੋਚਦੀਆਂ ਤੀ। 

1੪੮੪8 0੧181 0 ੩॥ 5੦੦੪੦1੩1 0. 
9. _ਖਚਰੀਆਂ ਕੁੜੀਆਂ ਨੇ ਲਾੜ੍ਹੇ ਨੂੰ ਗੀਤ ਸੁਈਏ। 

11੪੦੪।18 04੧1੩ ੬ 1੩੧੬ ॥੫) 01੧ 50੧8੬. 
10. ਖਚਰੀ ਰਾਈ ਨੇ ਆਪਈ ਬੰਦਾ ਤੋਰਤਾ। 

1੪੮੪1 1੩7 1 ੩61੧੩ 06103 ੧੦੪੧੩. 
11. ਖਚਰੀਏ ਰਾਈਈਏ ! ਇੰਦਰਸੈਨ ਰਾਜੇ ਦਾ ਪੁੱਤ ਤੀ। 

1੪੦੦੬ ।੩॥੬ ! |108੪5੬। ।੧1੪ 9੩001. 
12. ਖਚਰੀਉ ਰਾਈਉ ! ਬਸੰਤ ਮ>ਾ>ਗਤਾ। 

1੪੮੦੪।1੦ ।੩॥੦ ! 0650੧ ।੧੩161੩ 

ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਗੁਛਵਾਚਕ ਵਿਸ਼ੇਸ਼ ਲਿੰਗ, ਵਚਨ ਤੇ ਕਾਰਕ 
ਪੱਖੋਂ ਰੂਪਾਂਤਰਿਤ ਹੁੰਦੇ ਹਨ। 
3.4.1.2. ਸੰਖਿਆਵਾਚਕ ਵਿਸ਼ੇਸ਼ 

ਜਿਹੜੇ ਵਿਸ਼ੇਸ਼ ਰੂਪਾਂ ਤੋਂ ਨਾਂਵਾਂ ਜਾਂ ਪੜਨਾਵਾਂ ਦੀ ਗਿਏਤੀ ਦਾ ਬੋਧ ਹੁੰਦਾ ਹੈ, ਉਹਨਾਂ 
ਵਿਸ਼ੇਸ਼ਵਾ ਨੂੰ ਸੰਖਿਆਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿਚਲੇ 
ਸੰਖਿਆਵਾਚਕ ਵਿਸ਼ੇਸ਼ਈਾ ਨੂੰ ਨਿਮਨ ਦੋ ਸ੍ਰੇਈਆਂ ਵਿੱਚ ਵੰਡ ਕੇ ਅਧਿਐਨ ਕੀਤਾ ਗਿਆ ਹੈ : 
3.4.1.2.1. ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਏ 


ਅਜਿਹੇ ਵਿਸ਼ੇਸ਼ਏ ਜੋ ਆਪਏ ਵਿਸ਼ੇਸ਼ ਦੀ ਗਿਛਤੀ ਦਾ ਸਹੀ ਬੋਧ ਕਰਵਾਉਂਦੇ ਹਨ, 
ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਅਨੁਸਾਰ ਇਹਨਾਂ ਨੂੰ 


ਅੱਗੇ ਪੰਜ ਸ੍ਰੋਈਆਂ ਵਿੱਚ ਵੰਡਿਆ ਜਾਂਦਾ ਹੈ : 


87 


3.4.1.2.1.1.ਪੂਰਨ ਸੰਖਿਆਬੋਧਕ ਵਿਸ਼ੇਸ਼ਏ 

ਅਜਿਹੇ ਵਿਸ਼ੇਸ਼ ਜਿਸ ਤੋਂ ਨਾਂਵਾਂ ਜਾਂ ਪੜਨਾਵਾਂ ਦੀ ਗਿਛਤੀ ਦੋ ਬੋਧ ਪੂਰਨ ਸੰਖਿਆ 
ਵਿੱਚ ਹੋਵੇ, ਉਸਨੂੰ ਪੂਰਨ ਸੰਖਿਆਬੋਧਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਕ ਤੋਂ ਸੰ ਤੱਕ ਦੀ 
ਗਿਛਤੀ ਇਸ ਸ੍ਰੇਈ ਅਧੀਨ ਆਉਂਦੀ ਹੈ। ਮਲਵਈ ਉਪਭਾਸ਼ਾ ਵਿੱਚ ਪੂਰਨ ਸੰਖਿਆ ਬੋਧਕ 
ਵਿਸ਼ੇਸ਼ਣ ਕਿਹਾ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਪੂਰਨ ਸੰਖਿਆ ਬੋਧਕ ਵਿਸ਼ੇਸ਼ 


ਸਾਧਾਰਨ, ਸੰਬੰਧਕੀ ਤੇ ਅਧਿਕਰਨ ਤਿੰਨ ਰੂਪਾਂ ਵਿੱਚ ਮਿਲਦੇ ਹਨ : 


ਸਾਧਾਰਨ ਸੰਬੰਧਕੀ ਅਧਿਕਰਨ 
ਏੱਕ ਏੱਕ ਏੱਕ 
ਦੋ ਦੋਮਾਂ /ਦੋ ਨਾਂ ਦੋਨਾਂ 


3.4.1.2.1.2.ਅਪੂਰਨ ਸੰਖਿਆਬੋਧਕ ਵਿਸ਼ੇਸ਼ਏ 

ਅਜਿਹੇ ਵਿਸ਼ੇਸ਼ਏ ਜਿਸ ਤੋਂ ਨਾਂਵਾਂ ਦੀ ਗਿਛਤੀ ਦਾ ਬੋਧ ਪੂਰਨ ਸੰਖਿਆ ਵਿੱਚ 
ਨਾ ਹੁੰਦਾ ਹੋਵੇ, ਉਸਨੂੰ ਅਪੂਰਨ ਸੰਖਿਆ ਬੋਧਕ ਵਿਸ਼ੇਸ਼ਏ ਕਿਹਾ ਜਾਂਦਾ ਹੈ ਮਲਵਈ ਉਪਭਾਸ਼ਾ 
ਵਿੱਚ ਪਾਈਆ, ਅੱਧਾ, ਪਈ, ਅੱਧ ਪਾ ਆਦਿ ਅਪੂਰਨ ਸੰਖਿਆ ਬੋਧਕ ਵਿਸ਼ੇਸ਼ਏ ਮਿਲਦੇ ਹਨ। 
3.4.1.2.1.3. ਸਮੁੱਚਤਾ ਬੋਧਕ 

ਜਿਹੜੇ ਵਿਸ਼ੇਸ਼ਣ ਵਸਤਾਂ, ਨਾਂਵਾਂ ਜਾਂ ਪੜਨਾਂਵਾਂ ਦੀ ਸਮੁੱਚੀ ਗਿਣਤੀ ਦਾ ਬੋਧ 
ਕਰਵਾਉਂਦੇ ਹਨ, ਸਮੁੱਚਤਾਬੋਧਕ ਵਿਸ਼ੇਸ਼ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ ਦੋਮੇਂ, 
ਸੱਤੇ, ਦੱਸੇ, ਛੇ ਕੇ ਛੇ, ਇੰਜਾ ਕੇ ਇੰਜਾ, ਕਾਹਟ ਕੇ ਕਾਹਟ, ਆਦਿ ਸਮੁੱਚਤਾ ਬੋਧਕ ਵਿਸ਼ੇਸ਼ਣ 
ਵਰਤੇ ਜਾਂਦੇ ਹਨ। ਇਨ੍ਹਾਂ ਵਿਸ਼ੇਸ਼ਈਾ ਨੂੰ ਰੂਪ ਦੇ ਆਧਾਰ ਤੇ ਨਿਮਨ ਅਨੁਸਾਰ ਦੋ ਸ੍ਰੇਈਆਂ ਵਿੱਚ 
ਵੰਡਿਆ ਜਾ ਸਕਦਾ ਹੈ : 
ਸਮੁੱਚਤਾਬੋਧਕ ਅਵਿਕਾਰੀ ਵਿਸ਼ੇਸ਼£ 

ਸਮੁੱਚਤਾ ਬੋਧਕ ਅਵਿਕਾਰੀ ਵਿਸ਼ੇਸ਼ਣ ਆਪਏ ਵਿਸ਼ੇਸ ਦੇ ਲਿੰਗ ਅਨੁਸਾਰ ਆਪਈ ਰੂਪ 


ਰੂਪਾਂਤਰਿਤ ਨਹੀਂ ਕਰਦੇ ਹਨ : ਜਿਵੇਂ 


88 


13. ਦੱਸੇ ਮ੍ਰੈ”ਸਾਂ ਟੋਬੇ “ਚ ਨੇ। 

0855€ 1੧੬4531 100੬ ੦ ॥੬. 
14. _ ਸੱਤੇ ਖਿਡਾਰੀਆਂ ਨੇ ਮੈਦਾਨ ਛੱਡ ਤੈ। 

5੪੧1੬ 1153118 ।੬ 1੧੬੦੩ ੮॥੪2॥ ੧੬. 
15. ਦੋਮੇਂ ਖਿਡਾਰਈਾਂ ਬਧੀਆ ਖੇਡੀਐਂ। 

011੬1 011198੪181 08018 ੧੬01੬. 
ਸਮੁੱਚਤਾ ਬੋਧਕ ਵਿਕਾਰੀ ਵਿਸ਼ੇਸ਼£ 


ਸਮੁੱਚਤਾ ਬੋਧਕ ਵਿਕਾਰੀ ਵਿਸ਼ੇਸ਼ਣ ਆਪਏ ਵਿਸ਼ੇਸ ਦੇ ਲਿੰਗ ਅਨੁਸਾਰ ਆਪਈ ਰੂਪ 
ਰੂਪਾਂਤਰਿਤ ਨਹੀਂ ਕਰਦੇ ਹਨ : ਜਿਵੇਂ 
16. ਛੀ ਕੇ ਛੀ ਖਿਡਾਰੀਆਂ ਨੇ ਮੈਦਾਨ ਛੱਡ ਤੈ। 

੦10 ੬ 6॥1 108118 ੧੬ ੧੬੦੩੧ ੦1੪01 ੧੬. 
17. ਛੀ ਕੀਆ ਛੀ ਖਿਡਾਰਈਂ ਬਧੀਆ ਖੇਡੀਐਂ। 

੦10 ੧੩ ੮ ।੧1787੪॥8 98018 ੧੬1੬. 

ਮਲਵਈ ਉਪਭਾਸ਼ਾ ਵਿੱਚ ਮਿਲਦੇ 'ਇਕ' ਤੋਂ ਇਲਾਵਾ ਸਾਰੇ ਪੂਰਨ ਸੰਖਿਆਵਾਚਕ 
ਵਿਸ਼ੇਸ਼£ ਦੇ ਦੁਹਰਾ ਵਿਚਕਾਰ 'ਕੇ' ਸੰਬੰਧਕ ਰੂਪਾਂ ਨੂੰ ਵਰਤ ਕੇ ਸਮੁੱਚਤਾਬੋਧਕ ਵਿਕਾਰੀ 
ਵਿਸ਼ੇਸ਼ਣ ਬਣਾਏ ਜਾ ਸਕਦੇ ਹਨ। 
3.4.1.2.1.4.ਕ੍ਰਮਵਾਚਕ ਵਿਸ਼ੇਸ਼ਣ 

ਉਹ ਵਿਸ਼ੇਸਦ ਜਿੰਨ੍ਹਾਂ ਤੋਂ ਦਰਜੇਵਾਰ ਗਿਛਤੀ ਦਾ ਬੋਧ ਹੁੰਦਾ ਹੋਵੇ, ਕ੍ਰਮਵਾਚਕ ਵਿਸ਼ੇਸ਼ਏ 
ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿਚਲੇ ਕ੍ਰਮਵਾਚਕ ਵਿਸ਼ੇਸ਼ ਨੂੰ ਰੂਪ ਦੇ ਆਧਾਰ ਤੇ 
ਨਿਮਨ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ : 
ਮੂਲ ਕ੍ਰਮਵਾਚਕ ਵਿਸ਼ੇਸ਼ 


ਮੂਲ ਕ੍ਰਮਵਾਚਕ ਵਿਸ਼ੇਸਏ ਦੀ ਸ੍ਰੇਈ ਵਿੱਚ ਅਜਿਹੇ ਵਿਸ਼ੇਸ਼ਵਾ ਨੂੰ ਰੱਖਿਆ ਗਿਆ ਹੈ ਜੋ 


ਵਿਸ਼ੇਸ਼ਏ ਕਿਸੇ ਹੋਰ ਵਿਸ਼ੇਸ਼ਏ ਸ੍ਰੇਈ ਤੋਂ ਰੂਪਾਂਤਰਿਤ ਨਹੀਂ ਹੁੰਦੇ ਹਨ। ਮਲਵਈ ਉਪਭਾਸ਼ਾ ਵਿੱਚ 


89 


ਗਭਲਾ, ਬਚਾਲੜਾ, ਖੀਰਲਾ, ਪੈਅਲਾ, ਦੂਆ, ਛੇਕੜਲਾ ਆਦਿ ਮੂਲ ਕ੍ਰਮਵਾਚਕ ਵਿਸ਼ੇਸ਼ਣ 
ਹਨ। 
ਰੂਪਾਂਤਰਿਤ ਕ੍ਰਮਵਾਚਕ ਵਿਸ਼ੇਸ਼£ 

ਰੂਪਾਂਤਰਿਤ ਕਰਮਵਾਚਕ ਵਿਸ਼ੇਸ਼ਦਾਂ ਦੀ ਸ਼੍ਰੇਈ ਵਿੱਚ ਅਜਿਹੇ ਵਿਸ਼ੇਸ਼ਵਾਂ ਨੂੰ ਰੱਖਿਆ ਜਾਂਦਾ 
ਹੈ ਜੋ ਕ੍ਰਮਵਾਚਕ ਵਿਸ਼ੇਸ਼ਏ ਕਿਸੇ ਹੋਰ ਵਿਸ਼ੇਸ਼£ ਸ੍ਰੋਈ ਨਾਲ ਪਿਛੇਤਰ ਲਗਾ ਕੇ ਬਈਏ ਜਾਂਦੇ 
ਹਨ। ਮਲਵਈ ਉਪਭਾਸ਼ਾ ਵਿੱਚ ਪੂਰਨ ਸੰਖਿਆਬੋਧਕ ਵਿਸ਼ੇਸ਼ਛ ਨਾਲ “ਮਾਂ“ ਪਿਛੇਤਰ ਲਗਾ 


ਕੇ ਅਜਿਹੇ ਕ੍ਰਮਵਾਚਕ ਵਿਸ਼ੇਸ਼ਣਾਂ ਦਾ ਨਿਰਮਾਏ ਕੀਤਾ ਜਾਂਦਾ ਹੈ। ਜਿਵੇਂ : 


ਪੂਰਨ ਸੰਖਿਆਬੋਧਕ ਵਿਸ਼ੇਸ਼ਏ ਰੂਪਾਂਤਰਿਤ ਕ੍ਰਮਵਾਚਕ ਵਿਸ਼ੇਸ਼ਏ 
ਛੀ ਛੀਮਾਂ 
ਇੰਜਾ ਇੰਜਮਾਂ 
ਅਦੱਤੀ ਅਦੱਤੀਮਾਂ 
ਸਨਤਾਲੀ ਸਨਤਾਲੀਮਾਂ 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਕਰਮਵਾਚਕ ਵਿਸ਼ੇਸ਼ਈਾਂ ਵਿੱਚ ਲਿੰਗ, ਵਚਨ ਤੇ 


ਕਾਰਕ ਪੱਖੋਂ ਆਉਂਦੇ ਪਰਿਵਰਤਨ ਨੂੰ ਨਿਮਨ ਸਾਰਨੀ ਵਿੱਚ ਦਰਸਾਇਆ ਗਿਆ ਹੈ : 


ਕ੍ਰਮਵਾਚਕ ਵਿਸ਼ੇਸ਼£ 


ਕਾਰਕ (ਪੁਲਿੰਗ ਇਸਤਰੀ ਲਿੰਗ 
ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਸਾਧਾਰਨ ਪੈਅਲਾ ਪੈਅਲੇ ਪੈਅਲੀ ਪੈਅਲੀਆਂ 
ਸੰਬੰਧਕੀ ਪੈਅਲੇ ਪੈਅਲਿਆਂ ਪੈਅਲੀ ਪੈਅਲੀਆਂ 
ਸੰਬੋਧਨੀ ਪੈਅਲਿਆ ਪੈਅਲਿਉ ਪੈਅਲੀਏ ਪੈਅਲੀਉ 


ਸਾਰਨੀ 3.17 


90 


ਉਪੋਰਕਤ ਸਾਰਨੀ ਵਿੱਚ ਕ੍ਰਮਵਾਚਕ ਵਿਸ਼ੇਸਵਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ 
ਮਲਵਈ ਉਪਭਾਸ਼ਾ ਵਿੱਚ ਮਿਲਦੇ ਕ੍ਰਮਵਾਚਕ ਵਿਸ਼ੇਸ਼ਈ ਦਾ ਲਿੰਗ, ਵਚਨ ਕੇ ਕਾਰਕ ਅਨੁਸਾਰ 
ਰੂਪਾਂਤਰਨ ਹੁੰਦਾ ਹੈ। 
3.4.1.2.1.5.ਗੁਏਵਾਚਕ ਵਿਸ਼ੇਸ਼ਏ 

ਜਿਹੜੇ ਵਿਸ਼ੇਸਣ ਪੂਰਨ ਔਕ ਸੰਖਿਆਬੋਧਕ ਪਿੱਛੇ /“ਗੁਈ/, “ਅਔਈ£ ਤੇ “ਆ£/ 
ਪਿਛੇਤਰ ਲਗਾ ਕੇ ਬਈਏ ਜਾਂਦੇ ਹਨ, ਉਹ ਗੁਈਵਾਚਕ ਵਿਸ਼ੇਸ਼ ਅਖਵਾਉਂਦੇ ਹਨ। ਮਲਵਈ 
ਉਪਭਾਸ਼ਾ ਵਿੱਚ ਚੌਈ, ਡੂਡਾ, ਦੂਈ, ਤੀਈ, ਪੰਜੌ ਆਦਿ ਗੁਣਵਚਕ ਵਿਸ਼ੇਸ਼ਣ ਮਿਲਦੇ ਹਨ। 
ਇਨ੍ਹਾਂ ਵਿਸ਼ੇਸ਼ਵਾ ਦਾ ਪ੍ਰਯੋਗ ਨਿਮਨ ਵਾਕਾਂ ਅਨੁਸਾਰ ਹੁੰਦਾ ਹੈ : 
18. ਸੋਡਾ ਬੂਜਾ ਦੂਏ ਨੰਬਰ ਲਿਆਏਐ। 

5੦108 0018 9੫0੬ 1੧00੪ ।181ਏ. 
19. ਮੈਂ ਤੇਤੇ ਡੂਡਾ ਬਿਆਜ ਲੈਏ। 

1੬0 ੧੬੧੪ 9003 018] ।੬॥੬. 
20. ਮੇਤੇ ਚੰਏ ਪੈਸੇ ਮੰਗੇ ਤੇ। 

1੧੪੧੦ ੮>॥੧੬ 7੬5੬ ।੧੦00€ ੧1੬. 
3.4.1.2.2. ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਏ 

ਅਜਿਹੇ ਵਿਸ਼ੇਸ਼ ਜੋ ਆਪਏ ਵਿਸ਼ੇਸ਼ਾਂ ਦੀ ਗਿਛਤੀ ਦਾ ਸਹੀ-ਸਹੀ ਬੋਧ ਨਹੀਂ 

ਕਰਵਾਉਂਦੇ, ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ 
ਸੱਭੇ, ਖਾਸੇ, ਬੱਧ, ਬਧੀਕ, ਬਧੇਰੇ, ਬਾਹਲੇ, ਬਿਅੰਤ, ਬੌਹਤੇ, ਏਨੇ ਆਦਿ ਅਨਿਸ਼ਚਿਤ 
ਸੰਖਿਆਵਾਚਕ ਵਿਸ਼ੇਸ਼ਣ ਮਿਲਦੇ ਹਨ। ਇਨ੍ਹਾਂ ਵਿਸ਼ੇਸ਼ ਦਾ ਪ੍ਰਯੋਗ ਨਿਮਨ ਵਾਕਾਂ ਅਨੁਸਾਰ 
ਹੁੰਦਾ ਹੈ : 
21. ਬਧੇਰੇ ਮੁੰਡੇ ਅਜੇ ਬੀ ਮੈਦਾਨ ਚੋਂ ਬਾਰ ਨੇ। 


0081੬ 1111੬ ੪੬ 0 11੬੪੩ ੮੦1 03 ੧੬. 


91 


22. ਬਾਹਲੇ ਲੋਕ ਅਜੇ ਬੀ ਬਿਸਬਾਸ ਕਰਦੇ ਨੇ। 


031੬ 100 ੪੬ 0 7156035 ੪੦੦੦ ।੧੬. 


23. ਬਿਅੰਤ ਮਹਿਲ ਪਾਏ ਹੋਏ ਤੇ। 


0161੧ ।੧੦॥। 08੬ ।੦੬ ੧੬. 


2੫. _ਬਾਧੂ ਆਦਮੀ ਬਾਪਸ ਜਾ ਸਕਦੇ ਨੇ। 


0800 ੩੦੪1 2365 ]ਕ੩ 5੪66੦੦੬ ।੧੬. 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਈਾਂ ਦੇ 


ਵਿਕਾਰੀ ਅਤੇ ਅਵਿਕਾਰੀ ਰੂਪਾਂ 


ਨੂੰ ਲਿੰਗ ਵਚਨ ਤੇ ਕਾਰਕ ਅਨੁਸਾਰ ਨਿਮਨ ਸਾਰਨੀਆਂ ਵਿੱਚ 


ਪੇਸ਼ ਕੀਤਾ ਗਿਆ ਹੈ : 
ਵਿਕਾਰੀ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ 
ਕਾਰਕ (ਪੁਲਿੰਗ ਇਸਤਰੀ ਲਿੰਗ 
ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਸਾਧਾਰਨ ___ |------- ਬਧੇਰੇ ਮੁੰਡੇ __|-------- ਬਧੇਰੀਆਂ 
ਕੁੜੀਆਂ 
ਸੰਬੰਧਕੀ ਬਧੈਰਿਆਂ ___|-------- ਬਧੇਰੀਆਂ 
ਮੁੰਡਿਆਂ ਕੁੜੀਆਂ 
ਸਾਰਨੀ 3.18 
ਅਵਿਕਾਰੀ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਏ 
ਕਾਰਕ (ਪੁਲਿੰਗ ਇਸਤਰੀ ਲਿੰਗ 
ਇਕਵਚ਼ਨ ਬਹੁਵਚਨ ਇਕਵਚ਼ਨ ਬਹੁਵਚਨ 
ਸਾਧਾਰਨ ___|------- ਬਾਧੂ ਮੁੰਡੇ __[------- ਬਾਧੂ ਕੁੜੀਆਂ 


92 


ਸੰਬੰਧਕੀ ਬਾਧੂ ਮੁੰਡਿਆਂ । -------- ਬਾਧੂ ਕੁੜੀਆਂ 


ਸਾਰਨੀ 3.19 
ਉਪਰੋਕਤ ਸਾਰਨੀਆਂ ਤੋਂ ਪਤਾ ਲੌਗਦਾ ਹੈ ਕਿ ਮਲਵਈ ਉਪਭਾਸ਼ਾ ਵਿੱਚ ਅਨਿਸ਼ਚਿਤ 
ਸੰਖਿਆਵਾਚਕ ਵਿਸ਼ੇਸ਼ਏ ਬਹੁਵਚਨੀ ਰੂਪ ਵਿੱਚ ਹੀ ਮਿਲਦੇ ਹਨ। ਮਲਵਈ ਉਪਭਾਸ਼ਾ ਵਿੱਚ 
ਕੁਝ ਅਜਿਹੇ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਹਨ। ਜੋ ਆਪਏ ਵਿਸ਼ੇਸ਼ ਦੇ ਅਨੁਸਾਰ 
ਆਪਏ ਰੂਪ ਵਿੱਚ ਵਿਕਾਰ ਪੈਦਾ ਕਰਦੇ ਹਨ ਤੇ ਕੁਝ ਅਜਿਹੇ ਵਿਸ਼ੇਸ਼ ਹਨ ਜੋ ਲਿੰਗ ਤੇ 
ਕਾਰਕ ਅਨੁਸਾਰ ਆਪਈ ਰੂਪ ਰੂਪਾਂਤਰਿਤ ਨਹੀਂ ਕਰਦੇ ਹਨ। 


3.4.1.2.3. ਪਰਿਮਾਏ/ਮਿਵਤੀਵਾਚਕ ਵਿਸ਼ੇਸ਼ 
ਅਜਿਹੇ ਵਿਸ਼ੇਸ਼ਏ ਜਿਨ੍ਹਾਂ ਤੋਂ ਕਿਸੇ ਵਸਤੂ, ਪਦਾਰਥ ਦੀ ਮਿਛਤੀ ਜਾਂ ਨਾਪ-ਤੋਲ 

ਦਾ ਬੋਧ ਹੁੰਦਾ ਹੋਵੇ, ਮਿਛਤੀਵਾਚਕ ਵਿਸ਼ੇਸ਼ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ 
ਮਿਏਤੀਵਾਚਕ ਵਿਸ਼ੇਸ਼ਏ ਦੋ ਤਰ੍ਹਾਂ ਦੇ ਹੁੰਦੇ ਹਨ : ਨਿਸ਼ਚਿਤ ਮਿਝਤੀਵਾਚਕ ਵਿਸ਼ੇਸ਼ਣ ਅਤੇ 
ਅਨਿਸ਼ਚਿਤ ਮਿਛਤੀਵਾਚਕ ਵਿਸ਼ੇਸ਼ਏ। 
ਨਿਸ਼ਚਿਤ ਮਿਛਤੀਵਾਚਕ ਵਿਸ਼ੇਸ਼£ 

ਅਜਿਹੇ ਵਿਸ਼ੇਸ਼£ ਜੋ ਕਿਸੇ ਵਸਤੂ ਜਾਂ ਪਦਾਰਥ ਦੇ ਨਾਪ-ਤੋਲ ਦਾ ਪੂਰਾ ਪੂਰਾ ਬੋਧ 
ਕਰਵਾਉਂਦੇ ਹਨ, ਨਿਸ਼ਚਿਤ ਮਿਏਤੀਵਾਚਕ ਵਿਸ਼ੇਸ਼ ਅਖਵਾਉਂਦੇ ਹਨ। ਮਲਵਈ ਉਪਭਾਸ਼ਾ 
ਵਿੱਚ ਸੇਰ, ਦੋ ਸੇਰ, ਸੇਰ ਪੱਕਾ, ਸੇਰ ਕੱਚਾ, ਪੰਸੇਰੀ, ਧੌਏ, ਸੈ ਸੇਰ ਆਦਿ ਨਿਸ਼ਚਿਤ 
ਮਿਣਤੀਵਾਚਕ ਵਿਸ਼ੇਸ਼ਣ ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਇਨ੍ਹਾਂ ਵਿਸ਼ੇਸ਼ਟ ਦੀ 
ਵਰਤੋਂ ਨਿਮਨ ਵਾਕਾਂ ਵਿੱਚ ਕੀਤੀ ਜਾਂਦੀ ਹੈ : 
25. ਸੈਰ ਕੱਚਾ ਆਟਾ ਕਾਟ ਹੋਗੀ। 

5੪ ੪੦੦੩ 818 ੩1 ॥੦01. 
26. ਪੰਸੇਰੀ ਆਟਾ ਦ੍ਰਾਰ ਦੇਦੇ। 

29150 81੩ 98। 0੬0€. 
27. ਪੰਜ ਧੋਣ ਕਏਕ ਚੋਰੀ ਹੋਗੀ। 


02601] 0>”॥ ੪॥੪6 ੮੦।। 1੦01. 


93 


28. _ਇੰਦਰਸੈਨ ਨੇ ਸੇਰ ਪੱਕਾ ਸੋਨ੍ਹਾ ਤੋਲ ਤਾ। 

11067੦5£।। ੪ 5€। 606੩ 5੦18 ੧61 ੧8. 
ਅਨਿਸ਼ਚਿਤ ਮਿਏਤੀਵਾਚਕ ਵਿਸ਼ੇਸ਼ 

ਅਜਿਹੇ ਵਿਸ਼ੇਸ਼ਏ ਜੋ ਕਿਸੇ ਵਸਤੂ ਜਾਂ ਪਦਾਰਥ ਦੇ ਨਾਪ-ਤੋਲ ਦਾ ਪੂਰਾ ਪੂਰਾ ਬੋਧ ਨਾ 
ਕਰਵਾਉਂਦੇ ਹੋਏ, ਅਨਿਸ਼ਚਿਤ ਮਿਛਤੀਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ ਉਪਭਾਸ਼ਾ 
ਵਿੱਚ ਡਿੰਗ ਭਰ, ਪਾ-ਪਾਸਕ, ਬਾਹਲਾ, ਥੌੜਾ, ਚੱਪਾ, ਖੰਨੀ ਚੱਪਾ ਆਦਿ ਅਨਿਸ਼ਚਿਤ 
ਮਿਣਤੀਵਾਚਕ ਵਿਸ਼ੇਸ਼ਣ ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਇਨ੍ਹਾਂ ਵਿਸ਼ੇਸ਼ਟ ਦੀ 
ਵਰਤੋਂ ਨਿਮਨ ਵਾਕਾਂ ਵਿੱਚ ਕੀਤੀ ਜਾਂਦੀ ਹੈ : 
29. ਬਾਹਲਾ ਪਾਈ ਨਾ ਰੋੜ। 

818 ੩1੧ ।੧੩ ੦੧. 
30. ਚੱਪਾ ਕ ਰੋਟੀ ਹੋਰ ਦਈਂ। 

6623 100 ॥੦। 0610. 
31. ਅੱਧਾ ਕ ਦੁੱਧ ਹੋਰ ਪੀ ਲੈ। 

੧੦੦8 00603" ੧੦ 011£. 
3.4.1.2.4. ਨਿਸ਼ਚੇਵਾਚਕ ਵਿਸ਼ੇਸ਼£ 

ਅਜਿਹੇ ਵਿਸ਼ੇਸ਼ਏ ਜਿਨ੍ਹਾਂ ਦੁਆਰਾ ਵਸਤੂ ਵੱਲ ਇਸ਼ਾਰਾ ਕਰਕੇ ਉਸਦਾ ਨਾਮ 

ਲਿਆ ਜਾਂਦਾ ਹੈ ਅਤੇ ਉਹ ਕਿਸੇ ਵਸਤੂ ਨੂੰ ਆਮ ਤੋਂ ਖਾਸ ਬਈਉਂਦੇ ਹਨ, ਨਿਸ਼ਚੇਵਾਚਕ 
ਵਿਸ਼ੇਸ਼ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ ਆਹ, ਆਹਾ, ਆਰੀ, ਐਹ, ਐਰੀ ਜੀ, 
ਐਡਾ, ਐਹਡਾ, ਐਹਦਰਲਾ, ਔਹ, ਉਹ ਆਦਿ ਨਿਸ਼ਚੇਵਾਚਕ ਵਿਸ਼ੇਸ਼ ਮਿਲਦੇ ਹਨ। ਮਲਵਈ 
ਉਪਭਾਸ਼ਾ ਵਿੱਚ ਮਿਲਦੇ ਨਿਸ਼ਚੇਵਾਚੀ ਵਿਸ਼ੇਸ਼ਵਾਂ ਨੂੰ ਦੋ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ : 
ਨਿਕਟਵਰਤੀ ਨਿਸ਼ਚੇਵਾਚਕ ਵਿਸ਼ੇਸ਼ਟ ਅਤੇ ਦੂਰਵਰਤੀ ਨਿਸ਼ਚੇਵਾਚਕ ਵਿਸ਼ੇਸ਼ਏ। 


ਨਿਕਟਵਰਤੀ ਨਿਸ਼ਚੇਵਾਚਕ ਵਿਸ਼ੇਸ਼£ 


94 


ਅਜਿਹੇ ਵਿਸ਼ੇਸ਼ਣ ਜੋ ਵਕਤੇ ਦੇ ਨੇੜੇ ਪਈ ਵਸਤੂ ਵੱਲ ਇਸ਼ਾਰਾ ਕਰਦੇ ਹਨ. 
ਨਿਕਟਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ ਚਾਰ ਤਰ੍ਹਾਂ 
ਦੇ ਨਿਕਟਵਰਤੀ ਵਿਸ਼ੇਸ਼ਣ ਮਿਲਦੇ ਹਨ। ਵਕਤੇ ਦੇ ਨੇੜੇ ਅਤੇ ਤੇ ਸਰੋਤੇ ਤੋਂ ਦੂਰ ਪਈ ਵਸਤੂ 
ਵਾਸਤੇ “'ਆ' ਵਿਸ਼ੇਸ਼ਣ ਵਰਤਿਆ ਜਾਂਦਾ ਹੈ। ਸਰੋਤੇ ਦੇ ਨੇੜੇ ਅਤੇ ਵਕਤੇ ਤੋਂ ਦੂਰ ਪਈ ਵਸਤੂ 
ਵਾਸਤੇ “ਆਹਾ/ਹਾਅ' ਵਿਸ਼ੇਸ਼ਏ ਵਰਤਿਆ ਜਾਂਦਾ ਹੈ। ਸਰੋਤੇ ਤੇ ਵਕਤੇ ਦੋਨਾਂ ਦੇ ਨੇੜੇ ਪਈ 
ਵਸਤੂ ਵਾਸਤੇ “ਏਹ' ਤੇ “'ਆਹ' ਵਿਸ਼ੇਸ਼ ਵਰਤਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ 
ਇਨ੍ਹਾਂ ਵਿਸ਼ੇਸ਼ਛ ਦੀ ਵਰਤੋਂ ਨਿਮਨ ਵਾਕਾਂ ਵਿੱਚ ਕੀਤੀ ਜਾਂਦੀ ਹੈ : 
32. ਆਹ ਮੁੰਡੇ ਝੂਠ ਬੋਲ ਰਏ ਨੇ। 

81੧ ੧000੬ 10111 0੦। ੧੦੬ ੧੬. 
33. ਹਾਅ ਮ੍ਰੋਟਸ ਕੀਹਦੀ ਐ। 

18੦ 1੧੬05 ॥10। ੬. 
34. _ਆਹਾ ਬੱਕਰੀ ਖੋਲਹ ਦੇ। 

811੩ 93061 01੦1911 0. 
35. ਏਹ#ਆਹ ਇੰਦਰਸੈਨ ਦਾ ਪੁੱਤ ਐ। 

॥1/੩॥। 1109195੬॥ 98 90% £. 
ਦੂਰਵਰਤੀ ਨਿਸ਼ਚੋਵਾਚਕ ਵਿਸ਼ੇਸ਼£ 

ਅਜਿਹੇ ਵਿਸ਼ੇਸ਼ਣ ਜੋ ਵਕਤੇ ਤੋਂ ਦੂਰ ਪਈ ਵਸਤੂ ਵੱਲ ਇਸ਼ਾਰਾ ਕਰਦੇ ਹਨ, 
ਦੂਰਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ ਦੋ ਤਰ੍ਹਾਂ ਦੇ 
ਦੂਰਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਵਰਤੇ ਜਾਂਦੇ ਹਨ। ਵਕਤੇ ਅਤੇ ਸਰੋਤੇ ਨੂੰ ਦਿਸ ਰਹੀ 
ਵਸਤੂ ਵਾਸਤੇ 'ਔਹ' ਵਿਸ਼ੇਸ਼ ਵਰਤਿਆ ਜਾਂਦਾ ਹੈ ਤੇ ਵਕਤੇ ਅਤੇ ਸਰੋਤੇ ਨੂੰ ਦੂਰ ਪਈ 
ਅਵਦਿੱਸਦੀ ਵਸਤੂ ਵਾਸਤੇ 'ਉਹ' ਵਿਸ਼ੇਸ਼ਣ ਵਰਤਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ 


ਇਹਨਾਂ ਵਿਸ਼ੇਸ਼ਵਾਂ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਕੀਤੀ ਜਾਂਦੀ ਹੈ। 


95 


36. ਔਹ ਬੂਜੇ ਕੜੇ ਜਾਈ ਰਏ ਨੇ। 

>। 001੪ ੪੧੬ ]8। 1੪੬ ॥੬. 
37. ਉਹ ਕੁੱਤਾ ਕੱਲ੍ਹ ਮਰੀ ਗੀਆ ਤੀ। 

01 (0੧੧8 ੪113” 1੧੩1 918੧. 
3.4.2. ਬਣਤਰ ਦੇ ਆਧਾਰ 'ਤੇ 

ਬਣਤਰ ਦੇ ਆਧਾਰ 'ਤੇ ਮਲਵਈ ਵਿਸ਼ੇਸ਼ ਨੂੰ ਮੂਲ ਵਿਸ਼ੇਸ਼, ਵਿਉਂਤਪਤ ਵਿਸ਼ੇਸ਼ਏ 
ਅਤੇ ਸੰਯੁਕਤ ਵਿਸ਼ੇਸ਼ਏ ਵਿੱਚ ਵੰਡਿਆ ਜਾ ਸਕਦਾ ਹੈ। 
3.4.2.1. ਮੂਲ ਵਿਸ਼ੇਸ਼ਣ 

ਅਜਿਹੇ ਵਿਸ਼ੇਸ਼ਣ ਜੋ ਆਪਏ ਮੂਲ ਰੂਪ ਵਿੱਚ ਹੀ ਵਿਚਰਦੇ ਹਨ, ਭਾਵ ਜਿੰਨ੍ਹਾਂ ਨਾਲ 
ਕੋਈ ਵਿਉਤਪਤੀਮੂਲਕ ਰੂਪਾਂਸ਼ ਨਾਂ ਲੱਗਿਆ ਹੋਵੇ ਮੂਲ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ 
ਉਪਭਾਸ਼ਾ ਵਿੱਚ ਊਈ, ਊਤ, ਅੱਥਰਾ, ਅਦਾਸ, ਆਲਸੀ, ਐਡਾ, ਅੱਤ, ਸੱਜਰ, ਸਦਾਈ, 
ਸਨੌਖਾ, ਸਫੈਦ, ਛਿਆਰ, ਕੱਕਾ, ਕਮਾਰਾ, ਕਲੈਤਾ, ਕੈਰ, ਨਮਾਂ, ਅਵੰਜਾ, ਅਈਹਟ, ਬੱਧ 
ਆਦਿ ਮੂਲ ਵਿਸ਼ੇਸ਼ਏ ਵਰਤੇ ਜਾਂਦੇ ਹਨ। 
3.4.2.2. ਰੂਪਾਂਤਰਿਤ ਵਿਸ਼ੇਸ਼£ 

ਅਜਿਹੇ ਵਿਸ਼ੇਸ਼ਏ ਜੋ ਕਿਸੇ ਹੋਰ ਵਿਆਕਰਨਿਕ ਸ੍ਰਈ ਨਾਲ ਵਿਉਤਪਤੀਮੂਲਕ ਰੁਪਾਂਸ਼ 
ਲਗਾ ਕੇ ਬਈਏ ਜਾਂਦੇ ਹਨ, ਉਹਨਾਂ ਨੂੰ ਰੂਪਾਂਤਰਿਤ ਵਿਸ਼ੇਸ਼ਣ ਆਖਿਆ ਜਾਂਦਾ ਹੈ। ਮਲਵਈ 
ਉਪਭਾਸ਼ਾ ਵਿੱਚ ਮਿਲਦੇ ਬਹੁਤ ਸਾਰੇ ਵਿਸ਼ੇਸ਼£ ਵੱਖ-ਵੱਖ ਸ਼੍ਰਈਆਂ ਨਾਲ ਵਿਉਂਤਪਤੀਮੂਲਕ 
ਰੂਪਾਂਸ਼ ਲਗਾ ਕੇ ਬਈਏ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਵੱਖ-ਵੱਖ ਸ੍ਰੇਈਆਂ ਤੋਂ ਬਏ 
ਵਿਸ਼ੇਸ਼ਣ ਨਿਮਨ ਅਨੁਸਾਰ ਹਨ : 
ਨਾਂਵ ਸ੍ਰੋਈ ਤੋਂ ਬਏ ਵਿਸ਼ੇਸ਼ਏ 

ਨਾਂਵ ਵਿਸ਼ੇਸ਼ਏ 

ਹੁੱਜਤ 01131 ਹੁੱਜਤੀ 10130 


96 


ਹਰਖ 1॥੪।੪੧॥ 
ਪਰਬਾਰ [0608੩ 


ਕਿਰਿਆ ਸ੍ਰੋਈ ਤੋਂ ਬਏ ਵਿਸ਼ੇਸ਼ 


ਕਿਰਿਆ 
ਕੱਢ ੪2੦7੩ 
ਚੱਕਈ ੮੪੧%੪7੧੩ 
ਮੰਗਈ ॥੧੪10971੧੩ 


ਕਿਰਿਆ ਵਿਸ਼ੇਸ਼ ਤੋਂ ਬਏ ਵਿਸ਼ੇਸ਼ਣ 


ਕਿਰਿਆ ਵਿਸ਼ੇਸ਼ਏ 

ਅੱਗੇ 9900€ 
ਮੁਖਤ 110111੦੧ 
ਔਧਰ >੪0੪” 
ਰੇਤ ।€੧ 

ਔਲੋ 1੦ 
ਸਕੀਮ 53161 
ਸਿਆਲ 5181 


ਪੜਨਾਂਵ ਤੋਂ ਬਏ ਵਿਸ਼ੇਸ਼ਏ 


ਪੜਨਾਂਵ 

ਉਹ 01 

ਆਹ 8।। 

ਏਹ €॥ 
3.4.2.3. ਸੰਯੁਕਤ ਵਿਸ਼ੇਸ਼ 


ਹਰਖੀ 


ਪਰਬਾਰਕ 


ਵਿਸ਼ੇਸ਼ਏ 
ਕੱਢਮਾਂ 


ਚੱਕਮਾਂ 


ਮੰਗਮਾਂ 


ਵਿਸ਼ੇਸ਼ਏ 
ਅਗਲਾ 
ਮੁਖਤਖੋਰਾ 
ਅਔਧਰਲਾ 
ਫੇਤਲਾ 
ਅਲੋਹਾਰੀ 
ਸਕੀਮੀ 


ਸਿਆਲੀ 


ਵਿਸ਼ੇਸ਼ਣ 
ਉਹ ਜਿਆ 
ਆਹੀ ਜੀ 


ਐਹੇ ਜੇ 


1॥੪॥੪॥॥। 


[66086 


0੪2੪71੩ 


੮੪॥॥੪॥1੩ 


11੪1081181 


੪0੪13 


1॥10013130103 


>੪੦੪7੩1੩ 


1€੧੪1੩ 


>1613। 


53011। 


5131 


0੦। 118 


811] 


€॥। ]€ 


97 


ਜਦੋਂ ਵੱਖ-ਵੱਖ ਸ੍ਰੇਈਆਂ ਦੇ ਦੋ ਜਾਂ ਦੋ ਤੋਂ ਵੱਧ ਸ਼ਬਦ ਮਿਲਕੇ ਕਿਸੇ ਨਾਂਵ ਜਾਂ ਪੜਨਾਂਵ 
ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਤਾਂ ਉਹ ਸੰਯੁਕਤ ਵਿਸ਼ੇਸ਼ਣ ਅਖਵਾਉਂਦੇ ਹਨ। ਮਲਵਈ 
ਉਪਭਾਸ਼ਾ ਵਿੱਚ ਚੱਪਾ ਭਰ, ਪਾ ਪਾਸਕ, ਉੱਭੜ ਖਾਬੜ, ਖੰਨੀ ਚੱਪਾ, ਕੱਖ ਭਰ, ਕੱਚਾ ਪਿੱਲਾ, 
ਕੰਜ ਕੁਆਰੀ, ਕੱਲਮ ਕੱਲਾ, ਕੀਤਾ ਕੱਤਰਿਆ, ਗਪੰੜ ਸੰਖ, ਨੰਗ ਮਲੰਗ, ਅਧ ਮਰਿਆ, ਇਕੋ 
ਜਿੱਕੇ, ਇਕੋ ਜੇ, ਸੱਜ ਬਿਆਹੀ, ਸੱਜ ਮਕਲਾਈ, ਸੱਤ ਪਰਾਇਆ, ਸਤਮਾਂਹਾਂ, ਸਾਧੂ ਸਭਾਅ, 
ਸਿੱਧ ਪੱਧਰਾ, ਸਿਰ ਸੜਿਆ, ਸੁਘੜ ਸਿਆਈ, ਸੁੰਨ ਬੱਟਾ, ਹਡ-ਹਰਾਮੀ ਆਦਿ ਸੰਯੁਕਤ 
ਵਿਸ਼ੇਸ਼ਣ ਵਰਤੇ ਜਾਂਦੇ ਹਨ। 
3.4.3. ਕਾਰਜ ਦੇ ਆਧਾਰ 'ਤੇ 

ਮਲਵਈ ਉਪਭਾਸ਼ਾ ਵਿਚਲੇ ਵਿਸ਼ੇਸ਼ਣ ਵਾਕਾਤਮਕ ਕਾਰਜ ਦੋ ਤਰੀਕਿਆਂ ਨਾਲ 
ਪੂਰਾ ਕਰਦੇ ਹਨ- ਆਪਏ ਵਿਸ਼ੇਸ਼ ਤੋਂ ਪਹਿਲਾਂ ਵਿਚਰਕੇ ਅਤੇ ਆਪਏ ਵਿਸ਼ੇਸ਼ ਤੋਂ ਬਾਅਦ ਵਿੱਚ 
ਵਿਚਰਕੇ। ਇਸ ਤਰ੍ਹਾਂ ਕਾਰਜ ਦੇ ਆਧਾਰ ਤੇ ਮਲਵਈ ਉਪਭਾਸ਼ਾ ਦੇ ਵਿਸ਼ੇਸ਼ਈਾ ਨੂੰ ਦੋ ਭਾਗਾਂ 
ਵਿੱਚ ਵੰਡਿਆ ਜਾ ਸਕਦਾ ਹੈ। 
3.4.3.1. ਵਿਸ਼ੇਸ਼ ਵਿਸ਼ੇਸ਼ਏ 
ਜੋ ਵਿਸ਼ੇਸ਼ਣ ਆਪਏ ਵਿਸ਼ੈਸ਼ ਤੋਂ ਪਹਿਲਾਂ ਵਿਚਰਕੇ ਆਪਏ ਵਿਸ਼ੇਸ਼ ਦੀ 

ਵਿਸ਼ੇਸ਼ਤਾ ਪ੍ਰਗਟ ਕਰੇ ਅਜਿਹੇ ਵਿਸ਼ੇਸ਼ਟਾ ਨੂੰ ਵਿਸ਼ੇਸ਼ ਵਿਸ਼ੇਸ਼ਣ ਕਿਹਾ ਜਾਂਦਾ ਹੈ। ਮਲਵਈ 
ਉਪਭਾਸ਼ਾ ਵਿੱਚ ਅਜਿਹੇ ਵਿਸ਼ੇਸ਼ਣ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ ਹੈ। 
38. ਹਾਅ ਮ੍ਰੈ?ਸ ਕੀਹਦੀ ਐ। 

1੩੦ 1੧੬05 ।0। ਏ. 
39. ਬਾਹਲਾ ਪਾਈ ਨਾ ਰੋੜ। 

੩81੩ ੩1 ੩ ।੦੧. 
40. _ਬੰਹਤੇ ਲੋਕ ਅਜੇ ਬੀ ਬਿਸਬਾਸ ਕਰਦੇ ਨੇ। 


0>7%੬ 1੦0 ਰ]€ 01 01560385 ੦1੦0੬ 1੧੬. 


98 


41. _ਬ:ਅੰਤ ਮਹਿਲ ਪਾਏ ਹੋਏ ਤੇ। 
0੪੦0੧ ।੧੪॥11 ੧੩੪ 0 ੧੬. 
ਉਪਰੋਕਤ ਵਾਕਾਂ ਵਿੱਚ ਹਾਅ, ਬਾਹਲਾ, ਬੰਹਤੇ, ਬੇਅੰਤ ਵਿਸ਼ੇਸ਼ ਵਿਸ਼ੇਸ਼ ਵਰਤੇ ਗਏ 
ਹਨ ਜੋ ਕ੍ਰਮਵਾਰ ਆਪਏ ਵਿਸ਼ੇਸ਼ ਮ੍ਰੱਸ, ਪਾਈ, ਲੋਕ, ਮਹਿਲ ਤੋਂ ਪਹਿਲਾਂ ਵਿਚਰਕੇ ਕੇ ਉਸਦੀ 
ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ। 
3.4.3.2. ਵਿਧੇ ਵਿਸ਼ੇਸ਼ਏ। 
ਜੋ ਵਿਸ਼ੇਸ਼ਣ ਆਪਏ ਵਿਸ਼ੇਸ਼ ਤੋਂ ਬਾਅਦ ਵਿੱਚ ਵਿਚਰਕੇ ਆਪਏ ਵਿਸ਼ੇਸ਼ ਦੀ 
ਵਿਸ਼ੇਸ਼ਤਾ ਪ੍ਰਗਟ ਕਰਨ ਅਜਿਹੇ ਵਿਸ਼ੇਸ਼ਟਾ ਨੂੰ ਵਿਧੇ ਵਿਸ਼ੇਸ਼ਣ ਕਿਹਾ ਜਾਂਦਾ ਹੈ। ਮਲਵਈ 
ਉਪਭਾਸ਼ਾ ਵਿੱਚ ਅਜਿਹੇ ਵਿਸ਼ੇਸ਼ਣ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ ਹੈ। 
42. ਮੁੰਡਾ ਛਿਆਰ ਐ। 
॥1011128 ੦01੩ ੬. 
43. ਭਾਨਾ ਤਕੜਾ ਤੀ। 
੩੩ ੧੦੦੧੩ 0. 
44. ਹਰਦੀਪ ਰਲੈਟਾ ਐ। 
੦੦੦10 ।੦1>1੩ ੬. 
ਉਪਰੋਕਤ ਵਾਕਾਂ ਵਿੱਚ ਛਿਆਰ, ਤਕੜਾ, ਰਲੋਟਾ ਵਿਧੇ ਵਿਸ਼ੇਸ਼ਣ ਵਰਤੇ ਗਏ ਹਨ ਜੋ 
ਕ੍ਰਮਵਾਰ ਆਪਏ ਵਿਸ਼ੇਸ਼ ਮੁੰਡਾ, ਭਾਨਾ, ਹਰਦੀਪ ਤੋਂ ਬਾਅਦ ਵਿੱਚ ਵਿਚਰਕੇ ਕੇ ਉਸਦੀ 
ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ। 
3.5. ਕਿਰਿਆ ਵਿਸ਼ੇਸ਼ 
ਕਿਰਿਆ ਵਿਸ਼ੇਸ਼ਏ ਸ਼ਬਦ ਅੰਗਰੇਜ਼ੀ ਸ਼ਬਦ ੭੪੪੪0 ਦਾ ਸਮਾਨਅਰਥੀ ਹੈ ਜੋ 
ਲਾਤੀਨੀ ਭਾਸ਼ਾ ਦੇ ਸ਼ਬਦ #0-੪੬01੫॥ ਤੋਂ ਆਇਆ ਹੈ। ਡਾ. ਕਵਲਜੀਤ ਕੋਰ ਜੱਸਲ 


(1997: 214) ਅਨੁਸਾਰ ਸ਼ਬਦ ਕਿਰਿਆ ਵਿਸ਼ੇਸ਼ਏ ਦਾ ਅਰਥ ਕਿਰਿਆ ਨਾਲ ਜੋੜਿਆ 


99 


ਜਾਂਦਾ ਹੈ। ਕਿਰਿਆ ਵਿਸ਼ੇਸ਼ਏ ਸ਼ਬਦ ਦਾ ਜੇ ਸੰਧੀ-ਛੇਦ ਕਰੀਏ ਤਾਂ ਪਤਾ ਚਲਦਾ ਹੈ ਕਿ ਇਹ 
ਦੋ ਸ਼ਬਦਾਂ ਕਿਰਿਆ ਅਤੇ ਵਿਸ਼ੇਸ਼ਏ ਦਾ ਸੁਮੇਲ ਹੈ। ਇਹ ਦੋ ਵੱਖ ਵੱਖ ਸ਼੍ਰੋਈੀਆਂ ਹਨ ਜੋ ਮਿਲਕੇ 
ਇਕ ਨਵੀਂ ਸ਼ਬਦ ਸ਼੍ਰਈ ਕਿਰਿਆ ਵਿਸ਼ੇਸ਼ਣ ਦਾ ਨਿਰਮਾਏ ਕਰਦੀਆਂ ਹਨ ਜੋ ਕਿਰਿਆ ਦੀ 
ਵਿਸ਼ੇਸ਼ਤਾ ਦਰਸਾਉਇ ਲਈ ਵਰਤੀ ਜਾਂਦੀ ਹੈ। ਅਸੀਂ ਆਪਏ ਅਧਿਐਨ ਦੌਰਾਨ ਮਲਵਈ 
ਉਪਭਾਸ਼ਾ ਦੇ ਕਿਰਿਆ ਵਿਸ਼ੇਸ਼ ਨੂੰ ਸੰਰਚਨਾ, ਕਾਰਜ ਤੇ ਅਰਥ ਦੇ ਆਧਾਰ ਤੇ ਵੰਡ ਕੇ 
ਅਧਿਐਨ ਕੀਤਾ ਹੈ। 
3.5.1. ਸੰਰਚਨਾ ਦੇ ਆਧਾਰ ਤੋ 
ਸੰਰਚਨਾ ਦੇ ਆਧਾਰ ਤੇ ਮਲਵਈ ਕਿਰਿਆ ਵਿਸ਼ੇਸ਼ਈ ਰੂਪਾਂ ਨੂੰ ਤਿੰਨ 
ਉਪਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: 
3.5.1.1. ਮੂਲ ਕਿਰਿਆ ਵਿਸ਼ੇਸ਼£ 
ਮੂਲ ਕਿਰਿਆ ਵਿਸ਼ੇਸ਼ ਤੋਂ ਭਾਵ ਅਜਿਹੇ ਕਿਰਿਆ ਵਿਸ਼ੇਸ਼ਈ ਤੋਂ ਜੋ ਇਕਹਿਰੇ 
ਰੂਪ ਦੇ ਧਾਰਨੀ ਹੁੰਦੇ ਹਨ। ਮੂਲ ਕਿਰਿਆ ਵਿਸ਼ੇਸ਼ਣ ਅਵਿਕਾਰੀ ਸ੍ਰੇਈ ਨਾਲ ਸੰਬੰਧਿਤ ਹੁੰਦੇ ਹਨ 
ਭਾਵ ਇਹਨਾਂ ਕਿਰਿਆ ਵਿਸ਼ੇਸ਼ਈ ਰੂਪਾਂ ਨੂੰ ਅੱਗੇ ਵੱਖ-ਵੱਖ ਖੰਡਾਂ ਵਿੱਚ ਵੰਡ ਕੇ ਹੋਰ ਛੋਟੀਆਂ 
ਇਕਾਈਆਂ ਵਿੱਚ ਵਿਸ਼ਲੇਸ਼ਿਤ ਨਹੀਂ ਕੀਤਾ ਜਾ ਸਕਦਾ। ਡਾ. ਨਛੱਤਰ ਸਿੰਘ (2007: 108) 
ਅਨੁਸਾਰ ਮੂਲ ਕਿਰਿਆ ਵਿਸ਼ੇਸ਼£ ਉਨ੍ਹਾਂ ਨੂੰ ਕਿਹਾ ਜਾਂਦਾ ਜੋ ਧਾਤੂ ਰੂਪ ਵਿੱਚ ਵਿਚਰਦੇ ਹਨ। 
ਮਲਵਈ ਉਪਭਾਸ਼ਾ ਵਿੱਚ ਮੂਲ ਕਿਰਿਆ ਵਿਸ਼ੇਸ਼ਟ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ 
ਹੁੰਦੀ ਹੈ। ਜਿਵੇਂ: 
1. ਬੱਡੀ ਮ੍ਰਂਸ ਅੰਦਰ ਬੰਨੂਦੇ। 
0੦201 ੧੧੬5 ੩0081 0018"0੬. 
2. ਚੱਲ ਬਾਈ ਮੈਂ ਹੁ ਆਇਆ। 
0811 081 11੬ ॥07€ 1੩. 
3. ਹੰਸਾ ਕੱਲ੍ਹ ਆਬੇਗਾ। 


100 


1੦15੩ ੦117 ੩0੬03. 


3.5.1.2. ਵਿਉਂਤਪਤ ਕਿਰਿਆ ਵਿਸ਼ੇਸ਼ 


ਵਿਉਤਪਤ ਸ਼ਬਦਾਂ ਤੋਂ ਭਾਵ ਅਜਿਹੇ ਕਿਰਿਆ ਵਿਸ਼ੇਸ਼ ਤੋਂ ਹੈ ਜੋ ਕਿਸੇ ਹੋਰ ਸ਼ਬਦ 
ਸ਼੍ਰੇਈ ਨਾਲ ਅਗੇਤਰ ਜਾਂ ਪਿਛੇਤਰ ਜੋੜਨ ਨਾਲ ਕਿਰਿਆ ਵਿਸ਼ੇਸ਼£ ਦਾ ਰੂਪ ਗ੍ਰਹਿਣ ਕਰਦੇ 
ਹਨ। ਡਾ. ਪ੍ਰੇਮ ਪ੍ਰਕਾਸ਼ ਸਿੰਘ (2006:86) ਅਨੁਸਾਰ ਵਿਉਂਤਪਤੀ ਇਕ ਰੂਪ ਵਿਗਿਆਨਕ 
ਪ੍ਰਕਿਰਿਆ ਹੈ, ਜਿਸ ਦੁਆਰਾ ਧਾਤੂ ਜਾਂ ਮੂਲਾਂਸ ਨਾਲ ਕਿਸੇ ਵਧੇਤਰ (ਅਗੈਤਰ, ਪਛੇਤਰ, 
ਮਧੇਤਰ) ਦੇ ਸੰਯੋਗ ਨਾਲ ਕਿਸੇ ਨਵੇਂ ਸ਼ਬਦ ਦੀ ਸਿਰਜਨਾ ਹੁੰਦੀ ਹੈ। ਵਿਉਂਤਪਤੀ ਰਾਹੀਂ ਬਏ 
ਨਵੇਂ ਸ਼ਬਦ ਕਈ ਵਾਰ ਦੂਸਰੀ ਸ਼ਬਦ ਸ੍ਰਈ ਦੇ ਮੈਂਬਰ ਬਈ ਜਾਂਦੇ ਹਨ। ਇਸ ਤਰ੍ਹਾਂ ਬਏ 
ਕਿਰਿਆ ਵਿਸ਼ੇਸ਼ਟਾ ਨੂੰ ਵਿਉਂਤਪਤ ਕਿਰਿਆ ਵਿਸ਼ੇਸ਼ ਆਖਿਆ ਜਾਂਦਾ ਹੈ। ਮਲਵਈ ਉਪਭਾਸ਼ਾ 
ਵਿੱਚ ਵੱਖ-ਵੱਖ ਸ਼ਬਦ ਸ੍ਰੇਈਆਂ ਤੋਂ ਬਏ ਕਿਰਿਆ ਵਿਸ਼ੇਸ਼ਈ ਰੂਪਾਂ ਦਾ ਪ੍ਰਯੋਗ ਨਿਮਨ ਪ੍ਰਕਾਰ ਦੇ 
ਵਾਕਾਂ ਵਿੱਚ ਹੁੰਦਾ ਹੈ। ਜਿਵੇਂ: 
4. ਐਮੇਂ ਬੇਬਜ੍ਹਾ ਰੋਈ ਜਾਨੈ। 
੬1੧੬0 9€0818 101 1811੬. 
5. ਬਿਸਨਾ ਸਬੇਰਸਾਰ ਚਲਾ ਗਿਐ। 
15318 5੦058 ੮81੩ 01੬. 
6. ਸਭ ਨੂੰ ਇਕਸਾਰ ਬੰਡਦੇ। 
5੪0 1੫0 1੪੩੩ 9801170%. 
7. ਦੂਸਰੀ ਬੀਹੀਂ ਤੋਂ ਸੱਜੇ ਮੁੜਜੀ। 
00511 91010 ੧੦) 5੪11੪ ।੧0੧੧ਰ110. 
8. ਭਾਨਾ ਅਜੇ ਬੀ ਅਡੋਲ ਖੜਾ ਤੀ। 


[0311੩ ੪] 01 ੪2601 ॥॥੪੧੧੩ 0. 
3.5.1.3. ਸਮਾਸੀ ਕਿਰਿਆ ਵਿਸ਼ੇਸ਼ 


ਸਮਾਸੀ ਕਿਰਿਆ ਵਿਸ਼ੇਸ਼ ਤੋਂ ਭਾਵ ਅਜਿਹੇ ਕਿਰਿਆ ਵਿਸ਼ੇਸ਼£ ਤੋਂ ਹੈ ਜਿਸ ਵਿੱਚ ਵੱਖ- 
ਵੱਖ ਸ਼ਬਦ ਸ਼੍ਰਈਆਂ ਦੇ ਸ਼ਬਦ ਮਿਲਕੇ ਕਿਰਿਆ ਵਿਸ਼ੇਸ਼ਈ ਰੂਪ ਬਈਉਂਦੇ ਹਨ। ਮਲਵਈ 
ਉਪਭਾਸ਼ਾ ਵਿੱਚ ਸਮਾਸੀ ਕਿਰਿਆ ਵਿਸ਼ੇਸ਼ਛ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ 
ਹੈ। ਜਿਵੇਂ: 


101 


9. ਫੌਜਾ ਅਜੇ ਬੀ ਹਰਸਾਲ ਦੌੜਦੈ। (ਵਿਸ਼ੇਸਏ ਤੇ ਨਾਂਵ ਤੋਂ) 
7>18 ੪੬ 01 1੪੪੪੩ 9>੧0੬. 
10. ਨੰਦ ਕੱਲ੍ਹ-ਰਾਤ ਮਰ ਗਿਐ।(ਕਿਰਿਆ ਵਿਸ਼ੇਸਏ ਤੇ ਨਾਂਵ ਤੋਂ) 
1੪00 ੪11੪-7੩੧ ੧੦ ਉ।£. 
11. ਦਾਨੀ ਸਹਿਜ-ਸੁਭਾ ਬੋਲ ਪਈ।(ਨਾਂਵ ਤੇ ਨਾਂਵ ਤੋਂ) 
08111 $੪1-5008 961 ੪1. 
12. ਅਜੇ ਤਾਂ ਕੱਲ੍ਹ-ਪਰਸੋਂ ਗਈ ਐ।( ਕਿਰਿਆ ਵਿਸ਼ੇਸਏ ਤੇ ਕਿਰਿਆ ਵਿਸ਼ੇਸ ਤੋਂ) 
1੪ ੧8 ੪1187-015੦0 0੪1 ੬. 
ਉਪਰੋਕਤ ਵਾਕ (9-12) ਵਿੱਚ ਸਮਾਸੀ ਸ਼ਬਦ ਵਰਤੇ ਗਏ ਹਨ। ਵਾਕ (39) ਵਿੱਚ 
ਵਰਤਿਆ ਗਿਆ ਕਿਰਿਆ ਵਿਸ਼ੇਸ਼ਟ ਸ਼ਬਦ 'ਹਰਸਾਲ' ਵਿਸ਼ੇਸ਼ਣ 'ਹਰ' ਅਤੇ ਨਾਂਵ 'ਸਾਲ' 
ਦੇ, ਵਾਕ (10) ਵਿੱਚ ਵਰਤਿਆ ਗਿਆ ਕਿਰਿਆ ਵਿਸ਼ੇਸ਼ਟ ਸ਼ਬਦ 'ਕੱਲ੍ਹ-ਰਾਤ' ਕਿਰਿਆ 
ਵਿਸ਼ੇਸ਼ਏ 'ਕੱਲ੍ਹ' ਅਤੇ ਨਾਂਵ “ਰਾਤ' ਦੇ, ਵਾਕ (11) ਵਿੱਚ ਵਰਤਿਆ ਗਿਆ ਕਿਰਿਆ ਵਿਸ਼ੇਸ਼ 
ਸ਼ਬਦ “ਸਹਿਜ-ਸੁਭਾ' ਨਾਂਵ 'ਸਹਿਜ' ਅਤੇ ਨਾਂਵ 'ਸੁਭਾ' ਦੇ, ਵਾਕ (12) ਵਿੱਚ ਵਰਤਿਆ 
ਗਿਆ ਕਿਰਿਆ ਵਿਸ਼ੇਸ਼ਣ ਸ਼ਬਦ 'ਕੱਲ੍ਹ-ਪਰਸੋਂ` ਕਿਰਿਆ ਵਿਸ਼ੇਸ਼£ 'ਕੱਲ੍ਹ' ਅਤੇ ਕਿਰਿਆ 
ਵਿਸ਼ੇਸ਼ਏ “ਪਰਸੋਂ” ਦੇ ਸਮਾਸ ਤੋਂ ਬਇਆ ਹੈ। 
3.5.2. ਕਾਰਜ ਦੇ ਆਧਾਰ 'ਤੇ 


ਕਵਅਕ ਅਤੇ ਗ੍ਰੀਨਬੰਮ (2002:7-8) ਕਾਰਜ ਦੇ ਆਧਾਰ 'ਤੇ ਅੰਗਰੇਜੀ 
ਕਿਰਿਆ ਵਿਸ਼ੇਸ਼ਏ ਨੂੰ #010੦੧5, 01510੦੧5 ਅਤੇ ੨੦।0੫੧੦੧੩ ਤਿੰਨ ਭਾਗਾਂ ਵਿੱਚ ਵੰਡਦੇ 
ਹੋਏ ਇਸਦੇ ਕਈ ਉਪਵਰਗ ਬਈਏ ਹਨ। ਦੁਨੀ ਚੰਦਰ (1964:148) ਨੇ ਪੰਜਾਬੀ ਕਿਰਿਆ 
ਵਿਸ਼ੇਸ਼ਈਾ ਨੂੰ ਕਾਰਜ ਦੇ ਆਧਾਰ ਤੇ ਸਾਧਾਰਨ, ਯੋਜਕ ਅਤੇ ਅਨੁਬੱਧ ਤਿੰਨ ਭਾਗਾਂ ਵਿੱਚ 
ਵੰਡਿਆ ਹੈ। ਡਾ. ਨਛੱਤਰ ਸਿੰਘ (2007:198) ਦੇ ਸੰਦਰਭ ਵਿੱਚ ਆਖਿਆ ਜਾ ਸਕਦਾ ਹੈ 


ਕਿ ਦੁਨੀ ਚੰਦਰ ਦੁਆਰਾ ਵਰਤੋਂ ਦੇ ਆਧਾਰ 'ਤੇ ਕਿਰਿਆ ਵਿਸ਼ੇਸ਼ਟ ਦੀ ਕੀਤੀ ਵਰਗਵੰਡ ਵਿੱਚ 


102 


ਪਹਿਲੇ ਦੋਵੇਂ ਵੇਰਵੇ ਤਾਂ ਠੀਕ ਹਨ ਪਰ ਕਿਰਿਆ ਵਿਸ਼ੇਸ਼ਣ ਦੀ ਤੀਸਰੀ ਵਰਗਵੰਡ ਨੂੰ ਠੀਕ 
ਨਹੀਂ ਸਮਝਿਆ ਜਾ ਸਕਦਾ। ਸਾਰੀਆਂ ਹੀ ਪਰੰਪਰਾਵਾਦੀ ਵਿਆਕਰਨਾਂ ਵਿੱਚ ਦਬਾਉਸੂਚਕ 
ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਵਜੋਂ ਵਿਚਾਰਿਆ ਗਿਆ ਹੈ। ਦੁਨੀ ਚੰਦਰ ਦੁਆਰਾ ਵਰਤੋਂ ਦੇ ਪੱਖ 
ਤੋਂ ਕੀਤੀ ਵਰਗਵੰਡ ਨੂੰ ਕੁਝ ਹੱਦ ਤੱਕ ਠੀਕ ਮੰਨਿਆ ਜਾ ਸਕਦਾ ਹੈ, ਉਹਨਾਂ ਨੇ ਸਿਰਫ਼ ਇਸ 
ਸਬੰਧੀ ਵੇਰਵੇ ਰੂਪ ਵਿੱਚ ਜਾਕਾਰੀ ਦਿੱਤੀ ਹੈ। ਡਾ. ਕਵਲਜੀਤ ਕੈਰ ਜੱਸਲ (1997:216) 
ਅਨੁਸਾਰ ਪੰਜਾਬੀ ਕਿਰਿਆ ਵਿਸ਼ੇਸ਼ ਨੂੰ ਕਾਰਜ ਦੇ ਆਧਾਰ ਤੇ ਸੰਯੋਜਕ ਕਿਰਿਆ ਵਿਸ਼ੇਸ਼ਏ, 
ਵਿਯੋਜਕ ਕਿਰਿਆ ਵਿਸ਼ੇਸ਼ਏ ਤੇ ਯੋਜਕ ਕਿਰਿਆ ਵਿਸ਼ੇਸ਼£ ਤਿੰਨ ਭਾਗਾਂ ਵਿੱਚ ਵੰਡਿਆ ਜਾ 
ਸਕਦਾ ਹੈ। ਅਸੀਂ ਵੀ ਇਸ ਵੰਡ ਨੂੰ ਆਧਾਰ ਬਈਉਂਦੇ ਹੋਏ ਮਲਵਈ ਉਪਭਾਸ਼ਾ ਦੇ ਕਿਰਿਆ 
ਵਿਸ਼ੇਸ਼ਏ ਦੇ ਤਿੰਨ ਕਾਰਜੀ ਵਰਗ ਬਈਾਏ ਹਨ: 
3.5.2.1. _ਸੰਯੋਜਕੀ ਕਿਰਿਆ ਵਿਸ਼ੇਸ਼ਣ 
ਵਾਕਾਤਮਿਕ ਬਈਤਰਾਂ ਵਿੱਚ ਇਕ ਜ਼ਰੂਰੀ ਇਕਾਈ ਦੇ ਤੌਰ ਤੇ ਵਿਚਰਨ ਵਾਲੇ 
ਸ਼ਬਦਾਂ ਨੂੰ ਸੰਯੋਜਕੀ ਕਿਰਿਆ ਵਿਸ਼ੇਸ਼ ਆਖਿਆ ਜਾਂਦਾ ਹੈ। ਡਾ. ਕਵਲਜੀਤ ਕੈਰ ਜੱਸਲ 
(1997:216) ਅਸਲ ਵਿੱਚ ਸੰਯੋਜਕ ਕਿਰਿਆ ਵਿਸ਼ੇਸ਼ਣ ਦੀ ਵਾਕਾਤਮਿਕ ਜੁੜਤਾ ਨੂੰ 
ਸਪੱਸ਼ਟ ਕਰਨ ਕਰਕੇ ਸੰਯੋਜਕ ਕਹਾਉਂਦਾ ਹੈ। ਜੇਕਰ ਸੰਯੋਜਕ ਨੂੰ ਨੂੰ ਵਾਕਾਤਮਿਕ ਬਣਤਰ 
ਵਿੱਚੋਂ ਖ਼ਾਰਜ ਕਰ ਦਿੱਤਾ ਜਾਵੇ ਤਾਂ ਵਾਕ ਦਾ ਅਰਥ ਪਰਿਵਰਤਨ ਹੋ ਜਾਂਦਾ ਹੈ ਮਲਵਈ 
ਉਪਭਾਸ਼ਾ ਵਿੱਚ ਸੰਯੋਜਕੀ ਕਿਰਿਆ ਵਿਸ਼ੇਸ਼ਛ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ 
ਹੈ। ਜਿਵੇਂ: 
13. ਉਹ ਬਾਹਰ ਖੜ੍ਹੇ ਬੇ ਤੇ। 
011 94। (੦1੧੬ 0€ ੧੬. 
14. ਮੇਲੇ ਬਿੱਚ ਤੇਰੀ ਮਰੇਸ ਪਹਿਲਾ ਨੌਬਰ ਲਿਆਈ ਐ। 
੬1੬ 01੦੦ ੧੬1 ੧੬੩ 118 ੧੦26੪ 1181 ੬. 
15. ਉਹ ਹੁਏ ਬੀ ਰੋ ਰਇਐ। 
0॥ ॥0॥ 91 ੧੦ 1੪1੬. 
16. ਉਹ ਤੈਨੂੰ ਏਥੇ ਈ ਮਿਲੂਗਾ। 


0 ੧੬103 ੬੧੧੬। ॥110038. 


103 


17. ਉਹ ਬੁਰੀ ਤਰ੍ਹਾਂ ਡਿਗਿਐ। 
0; 9011 ੧੦8) 011੬. 
ਉਪਰੋਕਤ ਵਾਕਾਂ ਵਿੱਚ 'ਬਾਹਰ', “ਪਹਿਲਾ ਨੰਬਰ”, “ਹੁਏ ਬੀ”, “ਏਥੇ ਈ', 'ਬੁਰੀ 
ਤਰ੍ਹਾਂ ਸੰਯੋਜਕੀ ਕਿਰਿਆ ਵਿਸ਼ੇਸ਼ਣ ਵਰਤੇ ਗਏ ਹਨ। 
3.5.2.2. ਵਿਯੋਜਕੀ ਕਿਰਿਆ ਵਿਸ਼ੇਸ਼ਏ 
ਵਿਯੋਜਕੀ ਕਿਰਿਆ ਵਿਸ਼ੇਸ਼ਏ ਵਾਕੰਸ਼ ਵਾਕਾਤਮਿਕ ਬਏਤਰ ਨਾਲ ਨਹੀਂ ਜੁੜੇ ਹੁੰਦੇ। 
ਇਹ ਦਾ ਸਥਾਨ ਵਾਕ ਦੇ ਸ਼ੁਰੂ ਵਿੱਚ ਹੁੰਦਾ ਹੈ। ਡਾ. ਕਵਲਜੀਤ ਕੈਰ ਜੱਸਲ (1997:216) 
ਅਨੁਸਾਰ ਇਹ ਕਿਰਿਆ ਵਿਸ਼ੇਸ਼ ਇਕ ਵਧਾਵੀ ਇਕਾਈ ਦੇ ਤੌਰ ਤੇ ਵਾਕ ਦੀ ਬਾਹਰੀ ਹੱਦ ਤੇ 
ਸਥਿਤ ਹੁੰਦੇ ਹਨ ਤੇ ਵਾਕ ਵਿੱਚ ਕਹੀ ਜਾਏ ਵਾਲੀ ਗੱਲ ਦੀ ਭੂਮਿਕਾ ਵਜੋਂ ਸੂਚਨਾ ਦਿੰਦੇ ਹਨ। 
ਜਿਵੇਂ: 
18. ਅਸਲ ਬਿੱਚ ਮੈਂ ਕੱਲ੍ਹ ਉਸਨੂੰ ਮਿਲਿਆ ਸੀਗਾ। 
੧5੪1 016੦ ।੧੬ ੪॥੪” 0581100 1੧1੩ 5198. 
19. ਮਖ ਤੂੰ ਸਬੱਖਤੇ ਬੱਗ ਜਾਂਦਾ। 
1੧੪੧੧ ੧00 5308101੧€ 9899 18008. 
20. ਖਾਸ ਕਰਕੇ ਮ੍ਰੱਸ ਦੇ ਥਣ ਦੇਖ ਲੀ ਪਹਿਲਾਂ। 
1੩੩ ੦੦੪ ।॥੬੩ 9€ ੧੧੪॥ 9€॥॥ 10 98॥1181 
ਉਪਰੋਕਤ ਵਾਕਾਂ ਵਿੱਚ “ਅਸਲ ਬਿੱਚ', 'ਮਖ', “ਖਾਸ ਕਰਕੇ” ਵਿਯੋਜਕੀ ਕਿਰਿਆ 
ਵਿਸ਼ੇਸ਼ਣ ਵਰਤੇ ਗਏ ਹਨ। 
3.5.2.3. ਯੋਜਕੀ ਕਿਰਿਆ ਵਿਸ਼ੇਸ਼ਏ 
ਯੋਜਕੀ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਵੀ ਦੱਸਦੇ ਹਨ ਅਤੇ 
ਉਪਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਵੀ ਕਰਦੇ ਹਨ। ਯੋਜਕੀ ਕਿਰਿਆ ਵਿਸ਼ੇਸ਼ਣ 


ਵਿਯੋਜਕਾਂ ਵਾਂਗ ਵਾਕਾਤਮਕ ਬਣਤਰ ਵਿੱਚ ਲਾਜ਼ਮੀ ਇਕਾਈ ਦੇ ਤੌਰ `ਤੇ ਨਹੀਂ ਵਿਚਰਦੇ ਸਗੋਂ 


104 


ਇਕ ਅਖ਼ਤਿਆਰੀ ਅੰਸ਼ ਜਾਂ ਵਧਾਵੀਂ ਅੰਸ਼ ਦੇ ਤੌਰ ਤੇ ਵਿਚਰਦੇ ਹਨ। ਯੋਜਕ ਅਤੇ ਵਿਯੋਜਕ 
ਵਿੱਚ ਬੁਨਿਆਦੀ ਫ਼ਰਕ ਸਿਰਫ਼ ਇਹੀ ਹੈ ਕਿ ਜਿੱਥੇ ਵਿਯੋਜਕ ਦਾ ਘੇਰਾ ਇਕ ਸਾਧਾਰਨ ਵਾਕ 
ਜਾਂ ਉਪਵਾਕ ਹੁੰਦਾ ਹੈ, ਉਥੇ ਵਿਯੋਜਕ ਇਕ ਤੋਂ ਵਧੇਰੇ ਉਪਵਾਕਾਂ ਨੂੰ ਜੋੜਨ ਦਾ ਕਾਰਜ ਕਰਦਾ 
ਹੋਇਆ ਕਿਰਿਆ ਵਿਸ਼ੇਸ਼ਏ ਦਾ ਕਾਰਜ ਵੀ ਕਰ ਰਿਹਾ ਹੁੰਦਾ ਹੈ। ਜਿਵੇਂ: 

ਮੈਂ ਕਾਲਜ ਨੂ ਜਾਂਦਾ ਖਬਰੇ ਉਹ ਆ ਜਾਏ। 

11੬ ੩11 1੧1 1810੩ ੧1੦0੦ 01 ੩ 18੬. 

ਉਹ ਬਧੀਆ ਖੇਡਦਾ ਤਾਂ ਕਿੱਕਣ ਹਾਰ ਜਾਂਦਾ। 

01 96018 (1€0੩ ੧੩) ੧੩7੧ ੧੩। 18003. 
3.5.3. ਅਰਥ ਦੇ ਆਧਾਰ 'ਤੇ 

ਅਰਥ ਦੇ ਆਧਾਰ 'ਤੇ ਮਲਵਈ ਉਪਭਾਸ਼ਾ ਦੇ ਕਿਰਿਆ ਵਿਸ਼ੇਸ਼ਦਾਂ ਨੂੰ ਛੇ ਸ਼੍ਰੋਈਆਂ ਵਿੱਚ 
ਵੰਡਿਆ ਗਿਆ ਹੈ। 
3.5.3.1. _ਸਥਾਨਸੂਚਕ ਕਿਰਿਆ ਵਿਸ਼ੇਸ਼£ 

ਜਿਹੜੇ ਕਿਰਿਆ ਵਿਸ਼ੇਸ਼ਣ ਸਥਾਨ ਦਰਸਾਉ ਲਈ ਵਰਤੇ ਜਾਂਦੇ ਹਨ, 

ਉਹਨਾਂ ਨੂੰ ਸਥਾਨਸੂਚਕ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਕੁਝ 
ਮੂਲ ਸਥਾਨਸੂਚਕ ਕਿਰਿਆ ਵਿਸ਼ੇਸ਼£ ਵਰਤੇ ਜਾਂਦੇ ਹਨ ਅਤੇ ਕੁਝ ਸਥਾਨਸੂਚਕ ਨਾਂਵ ਨਾਲ 
ਸੰਬੰਧਕ ਲਗਾ ਕੇ ਸਥਾਨਸੂਚਕ ਕਿਰਿਆ ਵਿਸ਼ੇਸ਼ਣ ਬਈਏ ਜਾਂਦੇ ਹਨ। ਮਲਵਈ ਉਪਭਾਸ਼ਾ 
ਵਿੱਚ ਵਰਤੇ ਜਾਂਦੇ ਸਥਾਨਸੂਚਕ ਕਿਰਿਆ ਵਿਸ਼ੇਸ਼ਏ ਰੂਪ ਨਿਮਨ ਪ੍ਰਕਾਰ ਦੇ ਹਨ ਜਿਵੇ: 


21. _ ਉਹ ਲਹਿੰਦੇ ਨੂੰ ਜਾ ਰਏ ਤੇ। 


011 6710੬ ੧੫੧ ]੩ ।੦੬ ੧੬. 
22. ਥੋੜਾ ਹੋਰ ਗਹਾਂ ਬਗ ਚੱਲ। 
11੦੦੩ ।੦। 1੪੧੩ 0੪0 ੦61. 


23. ਤੁਸੀਂ ਅੰਦਰਲੇ ਘਰੇ ਬੈਠ ਜਾਂਦੇ। 


੧0511 103੦੬ ੪੬ 97 1810੬. 


105 


24. ਜੋਗਾ ਭਾਨੇ ਹੋਰਾਂ ਕੰਨੀ ਗਿਆ ਤੀ। 
1੦9੧3 231੬ 1੦31 ੪111 013 0. 
25. ਉਹ ਛੱਜੇ ਹੇਠ ਬੈਠੇ। 
00 ੮11] 1੬1 011੬. 
26. ਹਰਨਾਮਾ ਬਰਨਾਲੇ ਐ। 
1॥੪।11311੩ 903।1181੬ ਏ. 
3.5.3.2. ਸਮਾਂਸੂਚਕ ਕਿਰਿਆ ਵਿਸ਼ੇਸ਼ 
ਜਿਹੜੇ ਕਿਰਿਆ ਵਿਸ਼ੇਸ਼ਈ ਰੂਪ ਕਿਰਿਆ ਦੇ ਵਾਪਰਨ ਦੇ ਸਮੱ ਦੀ ਜਾਏਕਾਰੀ 
ਦਿੰਦੇ ਹਨ ਅਜਿਹੇ ਕਿਰਿਆ ਵਿਸ਼ੇਸ਼ਵਾਂ ਨੂੰ ਸਮਾਂਸੂਚਕ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ। 
ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਸਮਾਂਸੂਚਕ ਕਿਰਿਆ ਵਿਸ਼ੇਸ਼ਏ ਰੂਪ ਨਿਮਨ ਪ੍ਰਕਾਰ ਦੇ 
ਵਾਕਾਂ ਵਿੱਚ ਵਰਤੇ ਜਾਂਦੇ ਹਨ। ਜਿਵੇਂ 
27. ਭੰਤ ਪਰਸੋਂ ਆਇਆ ਤੀ। 
2 01 [065੦1 8180. 
28. _ਹਰੀ ਕੱਲ੍ਹ ਬੱਗ ਗਿਆ ਤੀ। 
॥੪।। ੮੪1੪” 96969 913 0. 
29. ਮਾਨਾ ਪੰਜਾਂ ਮਿੰਟਾ ਚ ਆਇਆ ਲੈ। 
113੩ 0₹1]31 ।੧1118 ੦ ੩81੩੬. 
30. ਇਹ ਖੋਲਾ ਦੋ ਸਾਲ ਤੋਂ ਨੀ ਸੁਇਆ। 
1। ੦1੩3 0੦ 5੩1 ੧61 5013. 
ਉਪਰੋਕਤ ਵਾਕ (27,28) ਵਿੱਚ ਚਿਰ ਦਰਸਾਊ ਸਮਾਂਸੂਚਕ ਕਿਰਿਆ ਵਿਸ਼ੇਸ਼ਏ 
ਵਰਤੇ ਗਏ ਹਨ ਜਦ ਕਿ ਵਾਕ (29,30) ਵਿੱਚ ਵੇਲਾ ਦਰਸਾਊ ਸਮਾਂਸੂਚਕ ਕਿਰਿਆ 
ਵਿਸ਼ੇਸ਼ਣ ਵਰਤੇ ਗਏ ਹਨ। 
3.5.3.3. ਕਾਰਨਸੂਚਕ ਕਿਰਿਆ ਵਿਸ਼ੇਸ਼ 


106 


ਕਿਸੇ ਕਾਰਜ ਕਰਨ ਦਾ ਕਾਰਨ ਦੱਸਣ ਲਈ ਵਰਤੇ ਗਏ ਕਿਰਿਆ ਵਿਸ਼ੇਸ਼ 


ਵਾਕੰਸ਼ ਨੂੰ ਕਾਰਨਵਾਚਕ ਕਿਰਿਆ ਵਿਸ਼ੈਸ਼ਏ ਆਖਿਆ ਜਾਂਦਾ ਹੈ। ਜਿਵੇਂ: 


31. 


32. 


3.5.3.4. 


ਔਹ ਪਾਲੇ ਨਾਲ ਮਰ ਗਿਐ। 

>॥ 81੬ ।੩| ।।੪। ਹ1ਏ. 

ਔਹ ਪੀੜ ਨਾਲ ਤੜਫ ਰਿਆ ਤੀ। 
>॥ [01੮ ॥੩। :6੧੪੧6॥ 181. 
ਵਿਧੀਵਾਚਕ ਕਿਰਿਆ ਵਿਸ਼ੇਸ਼ਏ 


ਵਿਧੀਵਾਚਕ ਕਿਰਿਆ ਵਿਸ਼ੇਸ਼ਟ ਦਾ ਸੰਬੰਧ ਕਾਰਜ ਦੇ ਪੂਰਾ ਹੋਏ ਦੀ 


ਪ੍ਰਕਿਰਿਆ ਦਾ ਅੰਦਰੂਨੀ ਗੁਣ ਹੈ। ਮਲਵਈ ਉਪਭਾਸ਼ਾ ਵਿੱਚ ਕੁਝ ਮੂਲ ਵਿਧੀਵਾਚਕ ਕਿਰਿਆ 


ਵਿਸ਼ੇਸ਼ਣ ਮਿਲਦੇ ਹਨ, ਜਦ ਕਿ ਕੁਝ ਵਿਧੀਵਾਚਕ ਕਿਰਿਆ ਵਿਸ਼ੇਸ਼£ ਵੱਖ ਨਾਂਵ ਸ੍ਰੇਈਆਂ ਦੇ 


ਸੰਯੁਕਤ ਰੂਪਾਂ ਤੋਂ ਬਣਦੇ ਹਨ, ਜਿਵੇ: 


93. 


34. 


35. 


36. 


37. 


ਜਾਗਰ ਜ੍ਰਾਦਾ ਨੀਂ ਭੱਜ ਸਕਦਾ। 

]੩੦੪। 1893 11 ॥ ੪] 5੪੪0੩. 

ਉਹ ਹੌਲੀ ਤੁਰਦੈ। 

>॥ ।॥>11 10੪0੬. 

ਭਾਨਾ ਖਿੱਡ ਕੇ ਬੋਲਿਆ। 

7311੩ 611] ੬ 90113. 

ਸੀਰਾ ਹੌਲੀ-ਹੌਲੀ ਤੁਰਦਾ ਘਰੇ ਪਹੁੰਚ ਗਿਆ। 

5॥੩ ॥>11-॥>॥ ੧0੦੦੩ ॥ ੩੯ 0616416 013. 
ਬਿਸਨਾ ਪੂਰੀ ਰਾਤ ਅੰਦਰ-ਬਾਹਰ ਪੁੰਮਦਾ ਰਇਆ। 


0151੩ 011 ।੩੧ ੪0031-08। 01130੩ ।੦13. 


107 


ਉਪਰੋਕਤ ਵਾਕ (33,3੫) ਜ੍ਰਾਦਾ, ਹੌਲੀ ਮੂਲ ਵਿਧੀਸੂਚਕ ਕਿਰਿਆ ਵਿਸ਼ੇਸ਼ਣ ਵਰਤੇ 
ਗਏ ਹਨ ਜਦਕਿ ਵਾਕ (35) ਨਾਂਵ ਖਿੱਝ ਨਾਲ ਕੇ ਪਿਛੇਤਰ ਲਗਾ ਕੇ ਵਿਧੀਸੂਚਕ ਕਿਰਿਆ 
ਵਿਸ਼ੇਸ਼ ਬਣਾਇਆ ਗਿਆ ਹੈ। ਵਾਕ (36,37) ਵਿੱਚ 'ਹੌਲੀ-ਹੌਲੀ' “ਅੰਦਰ-ਬਾਹਰ' 
ਸੰਯੁਕਤ ਵਿਧੀਸੂਚਕ ਕਿਰਿਆ ਵਿਸ਼ੇਸ਼ਣ ਵਰਤੇ ਗਏ ਹਨ। 
3.5.3.5. ਪਰਿਮਾਈਵਾਚਕ ਕਿਰਿਆ ਵਿਸ਼ੇਸ਼ 
ਉਹ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕਾਰਜ ਦਾ ਪਰਿਮਾਏ (ਭਾਵ ਮਾਪਤੋਲ) 
ਦੇਇ ਲਈ ਵਰਤੇ ਜਾਏ ਪਰਿਮਾਈਵਾਚਕ ਕਿਰਿਆ ਵਿਸ਼ੇਸ਼£ ਕਹਾਉਂਦੇ ਹਨ। 
38. ਤੂੰ ਘੱਟ ਤੋਲਦੈਂ। 
੧0) ੦” ੧੦੦੦੬. 
39. ਮਾਨਿਆ ਰਤਾ ਕੁ ਹੋਰ ਲੈ ਲੈਂਦਾ। 
1810੩ ।੪੧੩ 0 ॥੦। |£ 1੬08. 
40. _ਨਿਆਈ ਬਾਲੇ ਖੇਤੋਂ ਦਾਏ ਬਾਹਲੇ ਨਿਕਲੇ ਐ। 
11810 081੬ 1੬੧੦0 9੩7੧੬ 681੬ ॥1੪1 ੬. 
3.5.3.6. ਗਿਏਤੀਵਾਚਕ ਕਿਰਿਆ ਵਿਸ਼ੇਸ਼ 
ਜਦੋਂ ਕਿਰਿਆ ਵਿਸ਼ੇਸ਼ਟ ਦੀ ਵਰਤੋਂ ਸੰਖਿਆ ਦਰਸਾਉਏ ਲਈ ਕੀਤੀ ਜਾਵੇ ਤਾਂ ਇਸ ਨੂੰ 
ਗਿਇਤੀਵਾਚਕ ਕਿਰਿਆ ਵਿਸ਼ੇਸ਼ਏ ਕਿਹਾ ਜਾਂਦਾ ਹੈ। 
41. ਨੇਕ ਪੰਜਬੇਂ ਨੰਬਰ ਤੇ ਆਇਐ। 
1੪0 601180€0 1੦008 ੧੬ ੩1੬. 
42. ਸਾਰੀ ਗੱਲ ਇਕੋਬਾਰ ਬੋਲਦੇ। 
511 9੦1 1੦0੩ 001606. 
43. ਖੇਤ ਪੰਛੇ ਬਾਰ ਬਾਹਿਐ। 
੧੬੧ 1'੮॥੬ 93 9811੬. 
3.6. _ ਪੜਨਾ:?ਵ 


108 


ਪੜਨਾਂਵ ਅਜਿਹੇ ਵਿਆਕਰਨਿਕ ਸ਼ਬਦ ਜਾਂ ਮੱਦਾਂ ਹਨ, ਜਿਨ੍ਹਾਂ ਦੇ ਵਿਕਾਰੀ ਜਾਂ ਅਵਿਕਾਰੀ ਪਦ 
ਦੀ ਵਾਰ ਵਾਰ ਵਰਤੋਂ ਅਸਾਧਾਰਨ ਲਗਦੀ ਹੋਵੇ। ਨਾਂਵ-ਪਦਾਂ ਦੀ ਅਸਾਧਾਰਨ ਵਰਤੋਂ ਤੋਂ ਬਚਣ ਲਈ 
ਉਹਨਾਂ ਦੇ ਪਰਸੰਗ ਲਈ ਜਿਨ੍ਹਾਂ ਵਾਕਾਤਮਕ ਸ਼ਬਦਾਂ ਅਰਥਾਤ ਪਦ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ 
ਪੜਨਾਂਵ ਅਖਵਾਉਂਦੇ ਹਨ (ਚੰਚਲ ਸਿੰਘ ਕੰਬੋਜ 1995:102)। ਬੂਟਾ ਸਿੰਘ ਬਰਾੜ (2008:153) 
ਅਨੁਸਾਰ ਪੜਨਾਂਵ ਅਜਿਹੇ ਵਿਕਾਰੀ ਵਿਆਕਰਨਿਕ ਪਦ-ਰੂਪ ਹਨ ਜੋ ਵਾਕ ਬਣਤਰ ਵਿੱਚ ਨਾਂਵ-ਪਦਾਂ ਦੇ 
ਪ੍ਰਸੰਗ ਵਿੱਚ ਵਰਤੇ ਜਾਂਦੇ ਹਨ। ਭਾਵ ਜੋ ਸ਼ਬਦ ਕਿਸੇ ਵਾਕ ਜਾਂ ਵਾਕੰਸ਼ ਵਿੱਚ ਪਹਿਲੇ ਆਏ ਨਾਂਵ ਜਾਂ ਨਾਂਵ 
ਵਾਕੌਸ਼ ਦੇ ਸੰਦਰਭ ਵਿੱਚ ਬੋਲੇ ਜਾਂ ਵਰਤੇ ਜਾਏ, ਉਹਨਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ। ਪੜਨਾਂਵ ਵਚਨ ਤੇ 
ਕਾਰਕ ਦੇ ਪੱਧਰ ਤੇ ਰੂਪਾਂਤਰਿਤ ਹੁੰਦੇ ਹਨ। ਪੜਨਾਂਵਾਂ ਦਾ ਲਿੰਗ ਭੇਦ ਵਕਤਾ ਦੇ ਅਨੁਸਾਰ ਕਿਰਿਆ ਤੇ 
ਅੰਕਿਤ ਹੁੰਦਾ ਹੈ। ਡਾ. ਹਰਕੀਰਤ ਸਿੰਘ (2011:73) ਪੰਜਾਬੀ ਪੜਨਾਂਵਾਂ ਦੀ ਸ੍ਰੇਈ ਵੰਡ ਕਰਦੇ ਹੋਏ, 
ਇਸਦੀਆਂ ਪੰਜ ਕਿਸਮਾਂ ਬਿਆਨ ਕੀਤੀਆਂ ਹਨ। ਉਹ ਆਪਏ ਲੇਖ ਵਿੱਚ ਨਿਸ਼ਚੇਵਾਚਕ ਪੜਨਾਂਵ ਦਾ 
ਜ਼ਿਕਰ ਨਹੀਂ ਕਰਦੇ ਹਨ। ਅਸੀਂ ਮਲਵਈ ਉਪਭਾਸ਼ਾ ਦੇ ਪੜਨਾਵਾਂ ਦੇ ਅਧਿਐਨ ਦੌਰਾਨ ਪੜਨਾਂਵ ਰੂਪਾਂ ਨੂੰ 
ਛੇ ਵਰਗਾਂ ਵਿੱਚ ਵੰਡਿਆ ਹੈ: 
3.6.1. ਪੁਰਖਵਾਚਕ ਪੜਨਾਂਵ (0160061 11900000) 

ਪੁਰਖਵਾਚਕ ਪੜਨਾਂਵ ਕਿਸੇ ਵਾਕ ਵਿੱਚ ਵਕਤੇ ਸਰੋਤੇ ਜਾਂ ਕਿਸੇ ਤੀਸਰੇ ਵਿਅਕਤੀ/ਸਥਾਨ 
ਆਦਿ ਦੀ ਥਾਂ ਵਰਤੇ ਜਾਂਦੇ ਹਨ। ਭਾਵ ਜਿਹਨਾਂ ਪੜਨਾਂਵ ਰੂਪਾਂ ਤੋਂ ਸਾਨੂੰ ਬੁਲਾਰੇ (ਉੱਤਮ-ਪੁਰਖ), ਸਰੋਤੇ 
(ਮੱਧਮ-ਪੁਰਖ) ਜਾਂ ਕਿਸੇ ਹੋਰ (ਅੱਨ-ਪੁਰਖ) ਦਾ ਪਤਾ ਲੱਗਦਾ ਹੈ। ਉਹਨਾਂ ਪੜਨਾਂਵ ਰੂਪਾਂ ਨੂੰ 
ਪੁਰਖਵਾਚਕ ਪੜਨਾਂਵ ਆਖਿਆ ਜਾਂਦਾ ਹੈ। ਦੁਨੀ ਚੰਦੂ (1964:78) ਅਨੁਸਾਰ “ਪੁਰਖ-ਵਾਚਕ 
ਸਰਬਨਾਂਵ ਉਹ ਹਨ ਜੋ ਬੋਲਏ ਵਾਲੇ ਦਾ, ਸੁਣਨ ਵਾਲੇ ਦਾ ਜਾਂ ਜਿਸ ਬਾਰੇ ਗੱਲ ਕੀਤੀ ਜਾਏ ਉਸਦਾ ਬੋਧ 
ਕਰਾਉਏ।” ਬੂਟਾ ਸਿੰਘ ਬਰਾੜ (2008:155) ਅਨੁਸਾਰ ਪੁਰਖਵਾਚੀ ਪੜਨਾਂਵ ਸ਼ਬਦਾਂ ਵਿੱਚੋਂ ਪਹਿਲੇ ਤੇ 
ਦੂਜੇ ਪੁਰਖ ਦੀਆਂ ਭਾਵਵਾਚਕ ਸ਼ਬਦਿਕ ਮਦਾਂ ਸਿਰਫ਼ (ਵਕਤੇ/ਸਰੋਤੇ ਲਈ) ਮਨੁੱਖੀ ਨਾਵਾਂ ਲਈ 
ਵਰਤੀਆਂ ਜਾਂਦੀਆਂ ਹਨ। ਜਦੋਂ ਕਿ ਤੀਜੇ ਪੁਰਖ ਦੀਆਂ ਭਾਵਵਾਚਕ ਸ਼ਬਦਿਕ ਮਦਾਂ ਬੁਲਾਰੇ ਤੇ ਸਰੋਤੇ ਨੂੰ 


109 


ਛੱਡ ਕੇ ਹੋਰ ਵਿਅਕਤੀਆਂ, ਜੀਵਾਂ, ਵਸਤੂਆਂ ਦੇ ਲਈ ਵੀ ਵਰਤੀਆਂ ਜਾਂਦੀਆਂ ਹਨ। ਵਾਰਤਾਲਾਪ ਦੇ ਪ੍ਰਸੰਗ 
ਵਿੱਚ ਵਿਚਰਦੇ ਬੁਲਾਰਾ ਤੇ ਸਰੋਤਾ ਤਾਂ ਉਪਸਥਿਤ ਹੁੰਦੇ ਹਨ ਪਰ ਜਿਨ੍ਹਾਂ ਹੋਰ ਵਸਤੂਆਂ/ਵਿਅਕਤੀਆਂ ਦਾ 
ਹਵਾਲਾ ਆਉਂਦਾ ਹੈ, ਉਹ ਸਥਿਤੀ ਤੋਂ ਕੇਵਲ ਗੈਰਹਾਜ਼ਰ ਹੀ ਨਹੀਂ ਹੁੰਦੇ ਸਗੋਂ ਉਨਾਂ ਦੀ ਪਛਾਏ ਕਰਨ ਦੀ 
ਲੋੜ੍ਹ ਹੀ ਅਨੁਭਵ ਨਹੀਂ ਕੀਤੀ ਜਾਂਦੀ। ਜਿਸ ਦਾ ਭਾਵ ਹੈ ਕਿ ਤੀਜੇ ਪੁਰਖ ਨਾਲ ਸੰਬੰਧਕੀ ਪੜਨਾਂਵ ਆਪਈ 
ਨਿਸ਼ਚਿਤ/ਅਨਿਸ਼ਚਿਤ ਅਤੇ ਦੂਰ/ਨੇੜੇ ਦੀ ਸਥਾਨਕ ਸਥਿਤੀ ਦਾ ਫੈਸਲਾ ਵੀ ਵਾਰਤਾਲਾਪ ਵਿੱਚ ਸ਼ਾਮਿਲ 
ਭਾਈਵਾਲਾਂ ਦੇ ਪ੍ਰਸੰਗ ਵਿੱਚ ਹੀ ਕਰਦੇ ਹਨ। ਵਿਭਿੰਨ ਸਥਿਤੀਆਂ ਵਿੱਚ ਵੱਖ-ਵੱਖ ਸ਼ਬਦ ਰੂਪਾਂ ਦੀ ਵਰਤੋਂ 
ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਵਚਨ ਤੇ ਕਾਰਕ ਅਨੁਸਾਰ ਰੂਪਾਂਤਰਨ ਹੁੰਦਾ ਹੈ। ਟਕਸਾਲੀ ਪੰਜਾਬੀ ਵਿੱਚ 
ਉੱਤਮ-ਪੁਰਖ, ਮੱਧਮ-ਪੁਰਖ ਤੇ ਅੱਨ-ਪੁਰਖ ਤਿੰਨ ਤਰ੍ਹਾਂ ਦੇ ਪੁਰਖਵਾਚਕ ਪੜਨਾਂਵ ਰੂਪ ਮਿਲਦੇ ਹਨ। 
ਜਿਵੇਂ : ਬੋਲਏ ਵਾਲਾ 'ਮੈਂ' ਤੇ “ਅਸੀਂ”, ਸੁਣਨ ਵਾਲਾ 'ਤੂੰ' ਤੇ 'ਤੁਸੀ' ਤੇ ਜਿਸ ਬਾਰੇ ਗੱਲ ਹੋ ਰਹੀ ਹੋਵੇ, ਉਸ 
ਬਾਰੇ 'ਇਹ' ਤੇ 'ਉਹ'। ਟਕਸਾਲੀ ਪੰਜਾਬੀ ਵਾਂਗ ਮਲਵਈ ਉਪਭਾਸ਼ਾ ਵਿੱਚ ਤਿੰਨ ਤਰ੍ਹਾਂ ਦੇ ਪੁਰਖਵਾਚਕ 
ਪੜਨਾਂਵ ਰੂਪ ਮਿਲਦੇ ਹਨ। 
3.6.1.1.  ਉੱਤਮ-ਪੁਰਖ ਪੜਨਾਂਵ (₹॥੪੧ ੮੬15੦; ੧0000) 

ਕਿਸੇ ਵਾਕ ਜਾਂ ਵਾਕੰਸ਼ ਨੂੰ ਉਚਾਰਨ ਸਮ ਵਕਤਾ ਜਿਨ੍ਹਾਂ ਵਿਕਾਰੀ ਜਾਂ ਅਵਿਕਾਰੀ ਪੜਨਾਂਵ 
ਰੂਪਾਂ ਦੀ ਵਰਤੋਂ ਆਪਏ ਆਪ ਲਈ ਕਰਦਾ ਹੈ। ਉਹਨਾਂ ਨੂੰ ਉੱਤਮ-ਪੁਰਖ ਕਿਹਾ ਜਾਂਦਾ ਹੈ। ਮਲਵਈ 
ਪੜਨਾਂਵ ਰੂਪ ਹਨ। ਮਲਵਈ ਉਪਭਾਸ਼ਾ ਵਿੱਚ 'ਮੈਂ` ਅਤੇ “ਅਸੀਂ/ਅਸਾਂ” ਪੜਨਾਂਵ ਰੂਪਾਂ ਵਿੱਚ ਵੱਖ-ਵੱਖ 


ਕਾਰਕੀ ਰੂਪਾਂ ਅਧੀਨ ਆਉਂਦਾ ਰੂਪਾਂਤਰਨ ਨਿਮਨ ਅਨੁਸਾਰ ਹੈ: 


ਉੱਤਮ-ਪੁਰਖ ਸਾਧਾਰਨ ਕਾਰਕ ਇਕਵਚਨ 
“ਮੈ ਮੈਂ ਪਰੇ ਗਿਆ ਤੀ। 
11੬ 11੬ ਹ1€ 0੬ ਪੈ. 


ਉੱਤਮ-ਪੁਰਖ ਸਾਧਾਰਨ ਕਾਰਕ ਬਹੁਵਚਨ 


110 


“ਅਸੀ” ਅਸੀਂ ਸਹਿਰ ਗਏ ਬੇ ਤੀ। 


੪511 ੪511 5੪॥॥ 0੬ 0€ 0. 
“ਮੇਰੇ” ਮੇਰੇ ਲਬੇ ਤੇਰੀ ਮਾਂ ਆਈ ਤੀ। 
11੦੬ 1੧੦੮੦ 160੬ ੧੦॥ ।੧੩1੩10. 


“ਅਸਾਂ” ਅਸਾਂ ਨਾਲ ਤੂੰ ਬੀ ਆਈ ਜਾ। 

੪5੩1 ੪53(1 ੧੧ ੧੧ ॥। ੩11੩. 
ਉੱਤਮ-ਪੁਰਖ ਕਰਮ/ਸੰਪਰਦਾਨ ਕਾਰਕ ਇਕਵਚਨ 

11੬1੧ 10091 7੬ 295910 (੪।ਹ£. 
ਉੱਤਮ-ਪੁਰਖ ਕਰਮ/ਸੰਪਰਦਾਨ ਕਾਰਕ ਬਹੁਵਚਨ 

'ਸਾਨੂੰ' ਮਾਮੇ ਨੇ ਸਾਨੂੰ ਚਿੱਠੀ ਭੇਜੀਐ। 
58101 118੬ ।੧੪ 58001 611111॥ ੬1੬ 


ਉੱਤਮ-ਪੁਰਖ ਅਪਾਦਾਨ ਕਾਰਕ ਇਕਵਚਨ 
“ਮੇਤੋਂ” ਰਾਮ ਨੇ ਮੈਤੋਂ ਪੰਜੀ ਰੁਪਏ ਲਏ। 
11੬੧6 131 ੬ 1੧੬6 060] ।09੬ 1੪੬ 
ਉੱਤਮ-ਪੁਰਖ ਅਪਾਦਾਨ ਕਾਰਕ ਬਹੁਵਚਨ 
“ਸਾਤੇ” ਨੈਕਰ ਨੇ ਸਾਤੋਂ ਚਾਹ ਫੜ੍ਹ ਲਈ। 
5੩੧01 1੨੦੪ ੬ 53੧64 63। ੮੪੧੧੦ 1੪ 
ਮਲਵਈ ਉਪਭਾਸ਼ਾ ਵਿੱਚ 'ਮੈਂ', 'ਅਸੀਂ', 'ਮੇਰੇ', 'ਅਸਾਂ', 'ਮੈਨੂੰ', 'ਸਾਨੂੰ', 'ਮੈਤੋਂ, ਤੇ “ਸਾੜੇ” 
ਉੱਤਮ-ਪੁਰਖ ਪੜਨਾਂਵ ਰੂਪ ਵਰਤੇ ਜਾਂਦੇ ਹਨ। _'ਮੱ` ਸਾਧਾਰਨ ਕਾਰਕ ਇਕਵਚਨ ਉੱਤਮ-ਪੁਰਖ 


111 


ਹੈ। 'ਮੇਰੇ' ਸੰਬੰਧਕੀ ਕਾਰਕ ਇਕਵਚਨ ਉੱਤਮ-ਪੁਰਖ ਪੜਨਾਂਵ ਰੂਪ ਅਤੇ 'ਅਸਾਂ' ਸੰਬੰਧਕੀ ਕਾਰਕ 
ਬਹੁਵਚਨ ਉੱਤਮ-ਪੁਰਖ ਪੜਨਾਂਵ ਰੂਪ ਵਰਤਿਆ ਜਾਂਦਾ ਹੈ। “ਮੈਨੂੰ” ਕਰਮ“ਸੰਪਰਦਾਨ ਕਾਰਕ 
ਪੁਰਖ ਪੜਨਾਂਵ ਰੂਪ ਵਰਤਿਆ ਜਾਂਦਾ ਹੈ। 'ਮੋਤੋਂ' ਉੱਤਮ-ਪੁਰਖ ਇਕਵਚਨ ਅਪਾਦਾਨ ਕਾਰਕੀ ਰੂਪ ਹੈ 
ਅਤੇ 'ਸਾਤੋਂ` ਉੱਤਮ-ਪੁਰਖ ਬਹੁਵਚਨ ਅਪਾਦਾਨ ਕਾਰਕੀ ਰੂਪ ਵਰਤਿਆ ਜਾਂਦਾ ਹੈ। ਮਲਵਈ ਉਪਭਾਸ਼ਾ 
ਵਿੱਚ ਵਰਤੇ ਜਾਂਦੇ ਪੜਨਾਂਵ ਰੂਪ ਟਕਸਾਲੀ ਪੰਜਾਬੀ ਨਾਲ ਮੇਲ ਵੀ ਖਾਂਦੇ ਹਨ ਅਤੇ ਉਸਤੋਂ ਵੱਖਰੇ ਵੀ ਹਨ। 
3.6.1.2. ਮੱਧਮ ਪੁਰਖ ਪੜਨਾਂਵ (5੪੦੦॥0 ੭੬5੦॥ 71060) 

ਡਾ. ਕੰਵਲਜੀਤ ਕੋਰ (2004:62) ਮੱਧਮ ਪੁਰਖ ਪੜਨਾਂਵ ਰੂਪ ਦੇ ਅੰਤਰਗਤ ਬੁਲਾਰਾ 
ਆਪਏ ਸਾਹਮਏ ਵਾਲੇ ਨੂੰ ਸੰਬੋਧਨ ਕਰਦਾ ਹੈ। ਭਾਵ ਵਾਕ ਜਾਂ ਵਾਕੰਸ਼ ਨੂੰ ਉਚਾਰਨ ਸਮੱ ਵਕਤਾ ਜਿਨ੍ਹਾਂ 
ਵਿਕਾਰੀ ਜਾਂ ਅਵਿਕਾਰੀ ਮਦਾਂ ਦੀ ਵਰਤੋਂ ਸਰੋਤੇ ਨੂੰ ਸੰਬੋਧਨ ਕਰਨ ਲਈ ਕਰਦਾ ਹੈ। ਉਹਨਾਂ ਮਦਾਂ ਨੂੰ 
ਮੱਧਮ-ਪੁਰਖ ਪੜਨਾਂਵ ਆਖਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਤੂੰ, ਤੈਂ, ਤੰ, ਤੇਰੇ, ਤੈਨੂੰ, 
ਆਦਿ ਬਹੁਵਚਨ ਮੱਧਮ-ਪੁਰਖ ਪੜਨਾਂਵ ਰੂਪਾਂ ਅਧੀਨ ਆਉਂਦਾ ਰੂਪਾਂਤਰਨ ਨਿਮਨ ਅਨੁਸਾਰ ਹੈ: 


ਮੱਧਮ-ਪੁਰਖ ਸਾਧਾਰਨ ਕਾਰਕ ਇਕਵਚਨ 


“ਤੂੰ ਤੂੰ ਘੁੱਟ ਚਾਹ ਈ ਕਰ ਲੈਂਦੀ। 

੧੫1 ੧01 01771 ੦8। । ੪ 1੬੦. 

ਤੇ ਤੈਂ ਬਕਰੀਆਂ ਲੈ ਕੇ ਕਿਹੜੇ ਪਾਸੇ ਜਾਏ? 

(੬ ੧ 06613 ।£ ॥੬ 11੪੧੬ [35੬ ]81੧£ 


ਮੱਧਮ-ਪੁਰਖ ਸਾਧਾਰਨ ਕਾਰਕ ਬਹੁਵਚਨ 


112 


'ਤੁਸੀਂ ਤੁਸੀਂ ਸਾਊ ਹਾਲੇ ਰਾਮ ਕਰੋ। 


੧੫511 ੧511 5੩੫ 1੩੬ ।੧॥। ੧0 
“ਤੇਗੇ' ਤੇਰੇ ਲਬੇ ਤੇਰੀ ਮਾਂ ਆਈ ਤੀ। 
੧੬੬ ੧੦੦ 1੪0 ੧੬।1 11੩ ੫0 


`ਤੁਸਾਂ” ਤੁਸਾਂ ਨਾਲ ਕਿੰਨੇ ਬੰਦੇ ਆ ਰਏ ਨੇ? 
੮5੩1 ੧੫530 ।੧੩ (610੬ 98119੬ ੩੧ ।੧੬ 1੪? 
“ਸੋਡੇ” ਸੋਡੇ ਨਾਲ ਪੁਲਿਸ ਬੀ ਆ ਰਈ ਏ। 
5019੬ 501੬ ।੧੩| 015 % 3 ।੪। ੬. 
ਮੱਧਮ-ਪੁਰਖ ਕਰਮ/ਸੰਪਰਦਾਨ ਕਾਰਕ ਇਕਵਚਨ 
੧੬॥0 ੦1੪੧ ੧੬੧01 ੪5੪00 ੪0. 
ਮੱਧਮ-ਪੁਰਖ ਕਰਮ/ਸੰਪਰਦਾਨ ਕਾਰਕ ਬਹੁਵਚਨ 
'ਸੋਨੂੰ' ਅਧਿਆਪਕ ਨੇ ਸੋਨੂੰ/ਥੋਨੂੰ ਚਿੱਠੀ ਭੇਜੀਐ। 
50101 18੬ ।੧੪ $011017/0101001 11111 9੬]ਇ. 


ਮੱਧਮ-ਪੁਰਖ ਅਪਾਦਾਨ ਕਾਰਕ ਇਕਵਚਨ 
“ਤੈਥੋਂ/ਤੇਤੋਂ'` __ ਰਾਮ ਨੇ ਤੈਥੋਂ/ਤੈਤੋਂ ਪੰਜੀ ਰੁਪਏ ਲਏ। 
੧੬1167/੧੬੧6 1੧11 ੬ ੧੬167 ੧੬6 ੪100 009੬ 1੪੬. 
ਮੱਧਮ-ਪੁਰਖ ਅਪਾਦਾਨ ਕਾਰਕ ਬਹੁਵਚਨ 
'ਬੋਤੋਂ/ਸੋਤੋਂ“ਥੋਥੋਂ” ਦਾਨਾ ਥੋਤੋਂ/ਸੋਤੋਂ/ਥੋਥੋਂ ਦੂਰ ਜਾਏ ਰਿਐ। 
01੦੧01,7/50617/0160101 081੩ 010੧0117/50101601001੦ 00 ]੩੬।1੬ 


113 


“ਤੇਰਾ” ਤੇਰਾ ਪਿਉ ਮੇਰੇ ਨਾਲ ਲੜਿਐ। 


੧੦੩ ੧੦੩ 10 ।੧੦੬ ।੩। 1੪੧੧੬ 
“ਤੇਰੀ” ਤੇਰੀ ਮਾਂ ਨਾਲ ਕੋਣ ਆ ਰਿਐ। 
੧੦॥ ੧੦। 18 ।੩। ੧੨7੧ ੩।1੬ 
'ਸੋਡਾ' ਸੋਡਾ ਪਰੋਈ ਸਾਡੇ ਬੱਲ੍ਹ ਐ। 
5019੩ 5019੩ 0੪101੧੩ 5੩੬ 0611। £ 
“ਸੋਡੀ' ਸੋਡੀ ਮਾਈ ਕਦ ਆਈ ਤੀ। 
5012 50191 ।੧੩ ੧੪੦ 0 


'ਤੇਰੇ' ਤੇਰੇ ਬਾਈ ਸਾਡੇ ਨਾਲ ਲੜ੍ਹ ਪਏ। 

੧੦੬ ੧੦੬ 08। 581)€ ।੩। 1੪੧ ੪੬ 

“ਤੇਰੀਆਂ” ਤੇਰੀਆਂ ਬੱਕਰੀਆਂ ਪੱਠਿਆਂ 'ਚ ਬੜ੍ਹ ਗਈਐਂ। 
੧੦1੩1 ੧੧੧੩1 98618 9੪711110੩) '੦ 03੧ 9੪0੬ 
“ਥੋਡੇ' ਸਰਨਾ ਥੋਡੇ ਘਰੇ ਗਿਐ। 

0109੬ 5੪।11੩ 0103੬ ।ਹੈ।੬ ਹੁਏ 

“ਸੋਡੀਆਂ” ਸੋਡੀਆਂ ਬੱਕਰੀਆਂ ਨਾਲ ਕੈਏ ਤੀ? 

50181 50218 08181 ॥੩। ॥>॥ 0? 


ਮਲਵਈ ਉਪਭਾਸ਼ਾ ਵਿੱਚ 'ਤੂੰ' ਤੇ 'ਤੈ' ਮੱਧਮ-ਪੁਰਖ ਸਾਧਾਰਨ ਕਾਰਕ ਇਕ ਵਚਨ ਪੜਨਾਂਵ 
ਰੂਪ ਅਤੇ 'ਤੁਸੀ' ਮੱਧਮ-ਪੁਰਖ ਸਾਧਾਰਨ ਕਾਰਕ ਬਹੁਵਚਨ ਪੜਨਾਂਵ ਰੂਪ ਵਰਤਿਆ ਜਾਂਦਾ ਹੈ। 'ਤੇਰੇ' 
ਬਹੁਵਚਨ ਪੜਨਾਂਵੀ ਰੂਪ ਵਰਤੇ ਜਾਂਦੇ ਹਨ। 'ਤੈਨੂੰ' ਮੱਧਮ-ਪੁਰਖ ਕਰਮ/ਸੰਪਰਦਾਨ ਕਾਰਕ ਇਕਵਚਨ 


114 


ਜਾਂਦਾ ਹੈ। 'ਤੈਥੋਂ` ਤੇ 'ਤੋਤੋਂ ਮੱਧਮ-ਪੁਰਖ ਅਪਾਦਾਨ ਕਾਰਕ ਇਕਵਚਨ ਜਦਕਿ 'ਥੋਤੋਂ/ਸੋਤੋਂ/ਥੋਥੋਂ` ਮੱਧਮ- 


ਪੁਰਖ ਅਪਾਦਾਨ ਕਾਰਕ ਬਹੁਵਚਨ ਪੜਨਾਂਵੀ ਰੂਪ ਵਰਤੇ ਜਾਂਦੇ ਹਨ। 'ਤੇਰਾ' ਤੇ 'ਸੋਡਾ' ਮੱਧਮ-ਪੁਰਖ 


ਬਹੁਵਚਨ ਇਸਤਰੀਲਿੰਗ ਪੜਨਾਂਵ ਰੂਪ ਵਰਤੇ ਜਾਂਦੇ ਹਨ। 


3.6.1.3. _ ਐਂਨ-ਪੁਰਖ ਪੜਨਾਂਵ (7000 ੧੬5੦੧ ੧੦000) 


ਕਿਸੇ ਵਾਕ ਜਾਂ ਵਾਕੰਸ਼ ਨੂੰ ਉਚਾਰਨ ਸਮੇਂ ਵਕਤਾ ਜਿਨ੍ਹਾਂ ਵਿਕਾਰੀ ਜਾਂ ਅਵਿਕਾਰੀ ਮਦਾਂ ਦੀ ਵਰਤੋਂ 


ਅਜਿਹੇ ਵਿਅਕਤੀਆਂ, ਜੀਵਾਂ ਜਾਂ ਵਸਤੂਆਂ ਲਈ ਕਰਦਾ ਹੈ। ਜੋ ਵਕਤੇ ਸਰੋਤੇ ਦੇ ਪਰਸਪਰ ਪ੍ਰਸੰਗ ਵਾਲੀ 


ਜਗ੍ਹਾ ਤੋਂ ਗੈਰ ਹਾਜ਼ਰ ਹੁੰਦੀਆਂ ਹਨ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਅੱਨ-ਪੁਰਖ ਪੜਨਾਂਵ ਰੂਪ 


ਟਕਸਾਲੀ ਪੰਜਾਬੀ ਵਾਂਗ ਵੀ ਹਨ ਅਤੇ ਟਕਸਾਲੀ ਪੰਜਾਬੀ ਤੋਂ ਵੱਖਰੇ ਵੀ। ਵਚਨ ਅਤੇ ਕਾਰਕ ਅਨੁਸਾਰ 


ਇਹਨਾਂ ਪੜਨਾਂਵਾਂ ਦੇ ਵਿਕਾਰੀ ਰੂਪ ਨਿਮਨ ਅਨੁਸਾਰ ਹਨ: 


ਅੱਨ-ਪੁਰਖ ਸਾਧਾਰਨ ਕਾਰਕ 

ਨੇੜੇ ਵਾਲੇ ਦੂਰ ਵਾਲੇ 
ਕਾਰਕ 

ਇਕਵਚਨ ਬਹੁਵਚਨ ਇਕਵਚਨ ਬਹੁਵਚਨ 
ਸਾਧਾਰਨ ਏਹ ਏਹ ਉਹ ਉਹ 
ਸੰਬੰਧਕੀ ਏਹ/ਇਸ ਇਹਨਾਂ ਉਸ ਉਹਨਾਂ 
ਕਰਮਮਸੰਪਰਦਾਨ | ਏਰਨੂੰ ਉਹਨਾਂ ਨੂੰ ਇਨਨਾਂ ਨੂੰ ਉਹਨਾਂ ਨੂੰ 
ਅਪਾਦਾਨ ਏਹਤੋਂ ਏਹਨਾਂ ਤੋਂ ਉਹਤੋਂ ਉਹਨਾਂ ਤੋਂ 
ਸੰਬੰਧ ਇਹਦਾ ਇਹਨਾਂ ਦਾ/ਕਾ _| ਓਹਦਾ ਓਹਨਾਂ ਦਾ/ਕਾ 

ਸਾਰਨੀ 3.20 


115 


ਉਪਰੋਕਤ ਸਾਰਨੀ ਤੋਂ ਪਤਾ ਲੱਗਦਾ ਹੈ ਕਿ ਮਲਵਈ ਉਪਭਾਸ਼ਾ ਵਿੱਚ ਮਿਲਦੇ ਪੜਨਾਂਵ ਵਚਨ ਤੇ 


ਕਾਰਕ ਅਨੁਸਾਰ ਆਪਈ ਰੂਪ ਟਕਸਾਲੀ ਪੰਜਾਬੀ ਵਾਂਗ ਹੀ ਵਟਾਉਂਦੇ ਹਨ। ਮਲਵਈ ਉਪਭਾਸ਼ਾ ਵਿੱਚ 


ਸੰਬੰਧ ਕਾਰਕ ਦੇ ਅੱਨਪੁਰਖ ਪੜਨਾਵੀਂ ਰੂਪਾਂ ਦਾ, ਦੇ, ਦੀ ਦੇ ਨਾਲ ਨਾਲ ਕਾ, ਕੇ, ਕੀ ਵੀ ਮਿਲਦੇ ਹਨ। 


3.6.,2. 


ਨਿੱਜਵਾਚਕ ਪੜਨਾਂਵ (੧੪1੬੧੪੬ ੮੦੧000) 


ਡਾ. ਕੰਵਲਜੀਤ ਕੈਰ (2004:64) ਅਨੁਸਾਰ ਅਜਿਹੇ ਪੜਨਾਵੀ ਰੂਪ ਜਿਨ੍ਹਾਂ ਦੇ ਵਿਕਾਰੀ ਜਾਂ 


ਅਵਿਕਾਰੀ ਰੂਪਾਂ ਤੋਂ ਪੁਰਖ-ਵਾਚਕ ਪੜਨਾਂਵਾਂ ਦਾ ਆਪਈ ਨਿੱਜੀ ਬੋਧ ਹੁੰਦਾ ਹੋਵੇ ਉਹਨਾਂ ਰੂਪਾਂ ਨੂੰ 
ਨਿੱਜਵਾਚਕ ਪੜਨਾਵੀਂ ਰੂਪ ਆਖਦੇ ਹਨ। ਭਾਵ ਵਾਕ ਵਿੱਚ ਜੋ ਸ਼ਬਦ ਕਰਤਾ ਲਈ ਆਵੇ ਅਤੇ ਉਸਦੀ 
ਨਿੱਜਤਾ ਪ੍ਰਗਟ ਕਰੇ, ਉਸਨੂੰ ਨਿੱਜ-ਵਾਚਕ ਪੜਨਾਂਵ ਕਿਹਾ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਆਪਈ, 
ਪੜਨਾਂਵ ਰੂਪਾਂ ਦੀ ਵਰਤੋਂ ਨਿਮਨ ਪ੍ਰਕਾਰ ਨਾਲ ਹੁੰਦੀ ਰੈ: 


1. 


3.6.3. 


ਉਹ ਆਪਏ-ਆਪ ਗਿਐ। 


08 ੩0੪੧੧ ੩੭ 91£ 


. ਏਹ ਔਹਦਾ ਆਬਦਾ ਕੰਮ ਐ। 


€1 >੪॥੦੩ ੩0੪੦੩ ੪0 ੬ 


. ਆਪੋ-ਆਪਈ ਸਮਾਨ ਲੈ ਲਿਐ। 


800 [67੧੩ 5੦।੧੩।। |£ ॥ਟ 


-_ ਐੱਹੀ ਤੋਂ ਆਪਦਾ ਪੜ੍ਹਿਆ ਬਿਚਾਰਨਾ ਬਾਈ। 


60 €£ ੩0੪੦੩ [੧੧੩ 264੪੩ 0. 


- ਦਾਨਾ ਆਪੇ ਸਮਜੂ ਤੈਨੂੰ ਪਤਉਰੇ ਨੂੰ। 


01੩ 30 56100 ੧੬੧੫1 ੪੧੧੦੬ ॥੫1 
ਨਿਸ਼ਚੇਵਾਚਕ ਪੜਨਾਂਵ (08;005030੪੬ ॥੦॥੦01)) 


ਨਿਸ਼ਚੇਵਾਚਕ ਪੜਨਾਵੀ ਰੂਪ ਕਿਸੇ ਵਿਅਕਤੀ ਜਾਂ ਵਸਤੂ ਦੀ ਸਥਾਨਕ ਸਥਿਤੀ ਨੂੰ ਨਿਸ਼ਚਿਤ 


ਕਰਦੇ ਹਨ। ਵਾਕ ਬੋਲਏ ਜਾਂ ਲਿਖ ਵੇਲੇ ਕਈ ਪੜਨਾਂਵ ਸ਼ਬਦ ਵਰਤੇ ਜਾਂਦੇ ਹਨ। ਜੇਕਰ ਪਹਿਲਾਂ ਆਏ 


116 


ਨਾਂਵ ਦੀ ਥਾਂ ਵਰਤੇ ਜਾਏ ਤਾਂ ਇਹ ਪੁਰਖਵਾਚੀ ਪੜਨਾਂਵ ਅਖਵਾਉਂਦੇ ਹਨ, ਪਰ ਜਦੋਂ ਕਿਸੇ ਵਿਅਕਤੀ, 


ਵਸਤੂ, ਦਿਸ਼ਾ ਵੱਲ ਜਾਂ ਥਾਂ ਬਾਰੇ ਸੰਕੇਤ ਕਰਦੇ ਹਨ ਤਾਂ ਇਹ ਨਿਸ਼ਚੇਵਾਚਕ ਪੜਨਾਂਵ ਦਾ ਰੂਪ ਧਾਰਨ ਕਰ 


ਲੈਂਦੇ ਹਨ। ਜਿਸ ਕਰਕੇ ਇਹਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਰੂਪ ਕਿਹਾ ਜਾਂਦਾ ਹੈ। ਟਕਸਾਲੀ ਪੰਜਾਬੀ ਵਾਂਗ 


ਮਲਵਈ ਉਪਭਾਸ਼ਾ ਵਿੱਚ ਮਿਲਦੇ ਨਿਸ਼ਚੇਵਾਚਕ ਪੜਨਾਂਵ ਰੂਪਾਂ ਨੂੰ ਵੀ ਦੋ ਵਰਗਾਂ ਵਿੱਚ ਵੰਡਿਆ ਜਾ 


ਸਕਦਾ ਹੈ। -“ਆ£, “ਆਹ£ ਤੇ “ਏਹ/' ਨੇੜੇ ਪਈਆਂ ਵਸਤੂਆਂ ਲਈ ਵਰਤੇ ਜਾਂਦੇ ਹਨ ਅਤੇ “ਔਹ” 


ਤੇ “ਉਓਹ£ ਨਿਸ਼ਚੇਵਾਚਕ ਪੜਨਾਂਵ ਦੂਰ ਪਈਆਂ ਵਸਤੂਆਂ ਲਈ ਵਰਤੇ ਜਾਂਦੇ ਹਨ। 


ਮਲਵਈ ਉਪਭਾਸ਼ਾ ਦੇ ਨਿਸ਼ਚੇਵਾਚਕ ਪੜਨਾਵੀ ਰੂਪ ਵਚਨ ਤੇ ਲਿੰਗ ਅਨੁਸਾਰ ਨਿਮਨ ਸਾਰਨੀ 


ਅਨੁਸਾਰ ਬਛਦੇ ਹਨ: 
ਨਿਸ਼ਚੇਵਾਚਕ ਪੜਨਾਂਵ ਰੂਪ 
ਇਕਵਚਨ ਬਹੁਵਚਨ ਵਕਤੇ ਤੇ 
ਵਕਤੇ ਤੇ ਸਰੋਤੇ ਤੋਂ 
ਸਰੋਤੇ ਦੇ ਨੇੜੇ 
ਪਈ 
.` `[ਵਕੜੇ ਦੇ [ਸਰੋਤੇ ਦੇ ਵਕਤੇ ਦੇ | ਸਰੋਤੇ ਦੇ! ਫਸਤ ਹਾਣ 
ਨੇੜੇ ਨੇੜੇ ਨੇੜੇ ਨੇੜੇ _| ਵਾਸਤੇ 
ਲਈ 
ਸਾਧਾਰਨ | ਆ?ਆਹ _ | ਹਾਅ ਆਹਾ/ਆਹ । ਹਾਅ ਆਹ ਹਾਅ 
ਤੀ ਐਨੇ/ਐਹਨੇ | ਐਹਨੇ __| ਏਹਨਾਂ ਨੇ _| ਐਹਨਾਂ ਨੇ | ਐਨਾਂ/ਇਹਨਾਂ | ਐਨਾਂ/ਐਹਨਾਂ 
ਕਰਮ 
ਐਨੂੰ/ ਐਨਾਂ ਨੂੰ/ _, | ਐਨਾਂ ਨੂੰ/ ਰ੍ 
ਐਤੋਂ,/ ਐਨਾਂ _ ਤੋਂ/ 
ਅਪਾਲਾਨ , ਦਰ %. 
ਐਰਤੋ ਐਹਤੋਂ ਆ ਐਹਨਾਂ ਤੋਂ । ਐਤੋਂ/ਐਹਤੋਂ । ਔਹਨਾਂ ਤੋਂ 
ਸੰਬੰਧ ਐਦਾ, ਐਰਹਦਾ/ | ਐਹਨਾਂ ਐਹਨਾਂ ਆ ਨ 
ਐਰਹਦਾ ਕਾ ਦਾ੭”ਕਾ ਦਾ੭”ਕਾ 


317 


3.6.4. ਅਅਨਿਸ਼ਚੇਵਾਚਕ ਪੜਨਾਂਵ (॥00੪0ਿ0੧੬ ੧੦੦00) 

ਕਿਸੇ ਵਾਕ ਜਾਂ ਵਾਕੰਸ਼ ਵਿੱਚ ਮੌਜੂਦ ਅਜਿਹੇ ਪੜਨਾਂਵ ਰੂਪ ਜਿਨ੍ਹਾਂ ਤੋਂ ਕਿਸੇ ਵਿਅਕਤੀ ਜਾਂ ਵਸਤੂ ਦਾ 
ਬੋਧ ਨਾ ਹੁੰਦਾ ਹੋਵੇ, ਭਾਵ ਕਿਸੇ ਅਣਜਾਏਂ, ਅਈਪਛਾਤੇ ਤੇ ਅਨਿਸ਼ਚਿਤ ਗਿਫਤੀ ਦਾ ਬੋਧ ਹੁੰਦਾ ਹੋਵੇ, ਉਸਨੂੰ 
ਅਨਿਸ਼ਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ। ਇਹਨਾਂ ਦੀ ਵਰਤੋਂ ਸਮੇਂ ਸਹੀ ਅਰਥਾਂ ਵਿੱਚ ਅਨਿਸ਼ਚਿਤਤਾ 
ਜਾਪਦੀ ਹੈ। ਮਲਵਈ ਉਪਭਾਸ਼ਾ ਵਿੱਚ ਕਈ, ਥੋੜੇ, ਬਾਹਲੇ, ਸਾਰੇ ਆਦਿ ਅਨਿਸ਼ਚਿਤਵਾਚਕ ਪੜਨਾਂਵ ਰੂਪ 


ਵਰਤੇ ਜਾਂਦੇ ਹਨ। ਇਹਨਾਂ ਪੜਨਾਂਵ ਰੂਪਾਂ ਵਿੱਚ ਲਿੰਗ ਵਚਨ ਤੇ ਕਾਰਕ ਅਨੁਸਾਰ ਰੂਪਾਂਤਰਨ ਨਿਮਨ 


ਸਾਰਨੀ ਅਨੁਸਾਰ ਹੁੰਦਾ ਹੈ: 
ਅਨਿਸ਼ਚਿਤਵਾਚਕ ਸਾਧਾਰਨ ਕਾਰਕ 
ਪੁਲਿੰਗ ਇਸਤਰੀਲਿੰਗ 
ਵਚਨ ਇਕਵਚਨ ਬਹੁਵਚਨ ਇਕਵਚਨ ਬਹੁਵਚਨ 
ਪੁਲਿੰਗ ਇਸਤਰੀਲਿੰਗ 
ਵਚਨ ਇਕਵਚਨ ਬਹੁਵਚਨ ਇਕਵਚਨ ਬਹੁਵਚਨ 
- ਸਾਰਿਆ - ਸਾਰੀਆਂ 


118 


3.6.5. ਪ੍ਰਸ਼ਨਵਾਚਕ ਪੜਨਾਂਵ (॥੧੬੦930੪€ ੮੧0॥੦0॥) 
ਪ੍ਰਸ਼ਨ ਪੁੱਛਿਆ ਗਿਆ ਹੋਵੇ, ਪ੍ਰਸ਼ਨਵਾਚਕ ਪੜਨਾਂਵ ਅਖਵਾਉਂਦਾ ਹੈ। ਮਲਵਈ ਉਪਭਾਸ਼ਾ ਵਿੱਚ ਮਿਲਦੇ 
ਹਨ। 
1. ਸੋਡੇ ਘਰੇ ਕਣ ਆ ਰਿਐ? 
503੬ ।ਹੈ।€ ੨7੧ ੩11੬? 
2. ਤੈਂ ਪੈਸੇ ਕੀਹਤੋਂ ਲਏ ਨੇ? 
੧੬ ੬5੬ 16੧੦7 13੬ 1੬? 
3. ਕੀਹਦਾ ਛੋਹਰ ਪਕੜਿਐ? 
01੧੦0੩ €1੧0੧੦। 06(੦੧1੬? 
3.6.6. ਸੰਬੰਧਵਾਚਕ ਪੜਨਾਂਵ (੧੪1੧0੪੬ ੧੦॥੦੫॥5) 
ਨਾਂਵ ਦੀ ਥਾਂ ਵਰਤਿਆ ਗਿਆ ਉਹ ਸ਼ਬਦ ਜਿਹੜਾ ਦੋ ਉਪਵਾਕਾਂ ਦੇ ਆਪਸੀ ਸੰਬੰਧ ਸਥਾਪਿਤ 
ਕਰੇ, ਉਸਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ। ਸੰਬੰਧਵਾਚਕ ਪੜਨਾਂਵ ਰੂਪ ਮਿਸ਼ਰਿਤ ਅਤੇ ਸੰਯੁਕਤ 
ਵਾਕਾਂ ਵਿੱਚ ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਇਹ ਪੜਨਾਂਵ ਟਕਸਾਲੀ ਪੰਜਾਬੀ ਵਾਂਗ ਹੀ ਹਨ। 
ਇਹਨਾਂ ਪੜਨਾਂਵ ਰੂਪਾਂ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਕੀਤੀ ਜਾਂਦੀ ਹੈ: 
1. ਜੋ ਕਰੇਗਾ ਸੋ (ਉਹ) ਭਰੇਗਾ। 
1੦ ੦੬9੩ 56 06698 
2. ਜਿਹਨਾਂ/ਜੀਹਨਾਂ ਨੂੰ ਸੱਦਿਆ ਤੀ ਉਹ ਆ ਗਏ ਨੇ। 
]11੩੧੩੭/113੩ ੧0) 560018 ॥ 01 ੩ 980 1੬. 
3. ਜਿਹੜਾ ਭੱਜੇ ਉਹਨੂੰ ਫੜ ਲਓ। 


]1੧੦੧੧੩ 06]੬ ੫੪0੧੫ ੧੪੧ 1੩੦. 


119 


ਦ੍ਰਿਸ਼ਟੀ ਤੋਂ ਪਰਖਿਆਂ ਪਤਾ ਲੱਗਦਾ ਹੈ ਕਿ ਇਕਵਚਨ ਪੁਲਿੰਗ /-ਆ/ ਅੰਤਕ ਨਾਂਵਾਂ ਦਾ ਰੂਪਾਂਤਰਨ 
ਵਚਨ ਅਨੁਸਾਰ /-ਏ./ ਅੰਤਕ ਬਣ ਜਾਂਦਾ ਹੈ। “-ਈ“ ਪੁਲਿੰਗ ਨਾਂਵ ਸਾਧਾਰਨ ਕਾਰਕ ਸਮੇਂ ਵਚਨ ਪੱਖੋਂ 
ਰੂਪਾਂਤਰਨ ਰਹਿਤ ਹੁੰਦੇ ਹਨ। ਇਸਤਰੀ ਲਿੰਗ /-ਈ£ ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ 
/-ਆਂ/ ਅੰਤਕ ਬਏ ਜਾਂਦਾ ਹੈ। ਵਿਅੰਜਨ ਅੰਤਕ ਇਸਤਰੀਲਿੰਗ ਇਕਵਚਨ ਨਾਂਵਾਂ ਦਾ ਬਹੁਵਚਨ 
ਰੂਪਾਂਤਰਨ “-ਆਂ/ ਅੰਤਕ ਹੋ ਜਾਂਦਾ ਹੈ। ਸੰਬੰਧਕੀ ਕਾਰਕ ਅਧੀਨ ਲਿੰਗ ਤੇ ਵਚਨ ਦੀ ਦ੍ਰਿਸ਼ਟੀ ਤੋਂ 
ਪਰਖਿਆ ਪਤਾ ਲੱਗਦਾ ਹੈ ਕਿ ਸੰਬੰਧਕੀ ਕਾਰਕੀ ਰੂਪ ਇਕ ਵਚਨ ਪੁਲਿੰਗ /-ਏ/ ਅੰਤਕ ਨਾਂਵਾਂ ਦਾ 
ਰੂਪਾਂਤਰਨ ਵਚਨ ਅਨੁਸਾਰ /-ਇਆਂ/ ਅੰਤਕ ਬਣ ਜਾਂਦਾ ਹੈ। ਵਿਅੰਜਨ ਅੰਤਕ ਪੁਲਿੰਗ ਨਾਂਵ ਰੂਪਾਂ ਦਾ 
ਰੂਪਾਂਤਰਨ ਵਚਨ ਅਨੁਸਾਰ /-ਆਂ/ ਅੰਤਕ ਹੁੰਦਾ ਹੈ। ਸੰਬੰਧਕੀ ਕਾਰਕ ਅਧੀਨ ਵਰਤੇ ਜਾਂਦੇ ਇਕਵਚਨ 
ਇਸਤਰੀਲਿੰਗ /-ਈ./ ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ /-ਆਂ/ ਅੰਤਕ ਹੋ ਜਾਂਦਾ ਹੈ। 
ਵਿਅੰਜਨ ਅੰਤਕ ਇਸਤਰੀਲਿੰਗ ਨਾਂਵ ਰੂਪਾਂ ਦਾ ਰੂਪਾਂਤਰਨ ਵਚਨ ਅਨੁਸਾਰ /-ਆਂ/ ਅੰਤਕ ਹੁੰਦਾ ਹੈ। 

ਮਲਵਈ ਉਪਭਾਸ਼ਾ ਵਿੱਚ 'ਦਾ, ਦੇ, ਦੀ" ਸੰਬੰਧਕੀ ਕਾਰਕ ਰੂਪਾਂ ਦੇ ਨਾਲ 'ਕਾ, ਕੇ, ਕੀ" ਰੂਪਾਂ ਦੀ 
ਵਰਤੋਂ ਵੀ ਕੀਤੀ ਜਾਂਦੀ ਹੈ ਜੋ ਕਿ ਮਾਝੀ, ਦੁਆਬੀ ਤੇ ਪੁਆਧੀ ਤੋਂ ਵੱਖਰੇ ਹਨ। 'ਕਾ, ਕੇ, ਕੀ' ਮਲਵਈ 
ਉਪਭਾਸ਼ਾ ਵਿੱਚ ਸੰਬੰਧਕ ਵਾਂਗ ਵਿੱਚਰਦੇ ਹੋਏ ਅਰਥ ਪਰਿਵਰਤਨ ਦੇ ਸੂਚਕ ਵੀ ਹਨ। ਜਿਵੇਂ : 

4. ਰੌਏਕੀ ਦਾ ਘੋੜਾ । 

5. ਰੰਏਕੀ ਕਾ ਘੋੜਾ । 

ਸੰਬੋਧਨੀ ਕਾਰਕ ਰੂਪਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਮਲਵਈ ਸੰਬੋਧਕੀ ਪੁਲਿੰਗ 
ਇਕਵਚਨ ਨਾਂਵ /-ਇਆ£ ਅੰਤਕ ਤੋਂ ਬਹੁਵਚਨੀ ਰੂਪ ਬਣਾਉਏ ਸਮੇਂ /“-ਇਉ, ਅੰਤਕ ਵਾਲੇ ਬਣ ਜਾਂਦੇ 
ਹਨ। ਵਿਅੰਜਨ ਅੰਤਕ ਪੁਲਿੰਗ ਇਕਵਚਨ ਨਾਂਵ ਦਾ ਵਚਨ ਅਨੁਸਾਰ ਰੂਪਾਂਤਰਨ “-ਉ“ ਹੋ ਜਾਂਦਾ ਹੈ 
ਜਿਵੇਂ :- ਪੁੱਤ ਤੋਂ ਪੁਤਰੋ। ਮਲਵਈ ਉਪਭਾਸ਼ਾ ਵਿੱਚ ਇਕਵਚਨ ਇਸਤਰੀਲਿੰਗ ਨਾਂਵਾਂ ਦਾ ਰੂਪਾਂਤਰਨ ੭- 
ਏ. ਅੰਤਕ ਤੋਂ /-ਉ/ ਅੰਤਕ ਹੋ ਜਾਂਦਾ ਹੈ। ਸਾਧਾਰਨ ਕਾਰਕ ਅਧੀਨ ਵਰਤੇ ਗਏ ਨਾਂਵ ਰੂਪਾਂ ਤੋਂ 


120 


ਅਪਾਦਾਨ ਕਾਰਕੀ ਨਾਂਵ ਬਣਾਉ ਸਮੇਂ ਇਕਵਚਨ ਪੁਲਿੰਗ ਨਾਂਵ /-ਆ./ ਅੰਤਕ ਤੋਂ /-ਇਓਂ/ ਅੰਤਕ 
ਬਣ ਜਾਂਦਾ ਹੈ। ਇਸ ਤਰ੍ਹਾਂ ਇਕਵਚਨ ਇਸਤਰੀਲਿੰਗ ਨਾਂਵ /-ਈ“ ਤੋਂ /-ਈਓਉ./ ਅੰਤਕ ਬਦ ਜਾਂਦਾ ਹੈ। 
ਮਲਵਈ ਉਪਭਾਸ਼ਾ ਵਿੱਚ ਬਹੁਵਚਨ ਅਪਾਦਾਨ ਕਾਰਕੀ ਰੂਪ ਦੀ ਅਈਹੋਂਦ ਹੈ। ਬਹੁਵਚਨ ਅਪਾਦਾਨ 
ਕਾਰਕੀ ਰੂਪ ਬਣਾਉਣ ਲਈ ਬਹੁਵਚਨੀ ਨਾਂਵ ਤੋਂ ਬਾਅਦ “ਤੋਂ/ ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ। 
ਮਲਵਈ ਉਪਭਾਸ਼ਾ ਵਿਚਲੇ ਨਾਂਵ ਰੂਪ ਕਰਨ ਕਾਰਕ ਸਮੇਂ ਆਪਈ ਰੂਪ ਵਟਾਉਂਦੇ ਹਨ। ਅਜਿਹੇ ਨਾਂਵ ਰੂਪ 
ਬਈਉਏ ਵਾਸਤੇ ਕੁਝ ਵਿਅੰਜਨ ਅੰਤਕ ਨਾਂਵਾਂ ਪਿੱਛੇ /-ਈ. ਜੋੜੀ ਜਾਂਦੀ ਹੈ ਜੋ “ਨਾਲ, ਦੁਆਰਾ, ਰਾਹੀਂ/ 
ਸੰਬੰਧਕਾਂ ਦੀ ਹੋਂਦ ਨੂੰ ਪ੍ਰਗਟ ਕਰਦੀ ਹੈ। ਪਰ ਕਰਨ ਕਾਰਕ ਨਾਂਵ ਰੂਪਾਂ ਦੇ ਸਿਰਫ਼ ਬਹੁਵਚਨ ਰੂਪ ਰੀ 


ਮਿਲਦੇ ਹਨ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਕੁੱਝ ਨਾਂਵ ਰੂਪ ਬਿਲਕੁਲ ਨਿਵੇਕਲੇ ਹਨ। ਜਿਵੇਂ: 


ਮਲਵਈ ਟਕਸਾਲੀ ਮਾਝੀ 

ਬੋਤਾ ਊਠ ਊਠ 

ਢਾਂਡੀ ਸੋਟੀ ਸੋਟੀ 
ਧੌਲ/ਲਫੇੜ ਥੱਪੜ ਚਪੇੜ 

ਕੱਬਾ ਅੜਬ ਅੱਖੜ£ਹਠੀ 
ਆਡਾ ਟੇਡਾ ਤਿਰਛਾ 
ਭਾਜਾ ਭਾਣਜਾ/ਭਏਵਾਂ ਭਈਵਾਂ 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਮੁੱਖ ਕਿਰਿਆ ਰੂਪ ਟਕਸਾਲੀ ਪੰਜਾਬੀ ਵਰਗੇ ਹੀ ਹਨ 
ਜਦਕਿ ਸਹਾਇਕ ਕਿਰਿਆ ਰੂਪ ਅਤੇ ਸੰਚਾਲਕ ਕਿਰਿਆ ਰੂਪ ਟਕਸਾਲੀ ਪੰਜਾਬੀ ਨਾਲੋ ਵੱਖਰੇ ਹਨ। 
ਮਲਵਈ ਉਪਭਾਸ਼ਾ ਵਿੱਚ ਐ, ਆਂ, ਐਂ, ਏ, ਹੈਗਾ ਇਕਵਚਨ ਅਤੇ ਨੇ, ਆ, ਹੈਗੇ ਬਹੁਵਚਨ ਵਰਤਮਾਨ 
ਸਹਾਇਕ ਕਿਰਿਆ ਰੂਪ ਵਰਤੇ ਜਾਂਦੇ ਹਨ। ਇਹਨਾਂ ਵਿੱਚੋਂ ਕੁਝ ਅਜਿਹੇ ਕਿਰਿਆ ਰੂਪ ਹਨ ਜੋ ਮੁੱਖ 
ਕਿਰਿਆ ਤੋਂ ਬਾਅਦ ਆ ਕੇ ਕਿਰਿਆ ਦਾ ਕਾਲ ਪ੍ਰਗਟ ਕਰਦੇ ਹਨ। ਪ੍ਰੰਤੂ ਕੁਝ ਅਜਿਹੇ ਕਿਰਿਆ ਰੂਪ ਹਨ 
ਜੋ ਮੁੱਖ ਕਿਰਿਆ ਤੋਂ ਬਾਅਦ ਵਿਭਕਤੀ ਵਾਂਗ ਆ ਕੇ ਕਿਰਿਆ ਦਾ ਕਾਲ ਪ੍ਰਗਟ ਕਰਦੇ ਹਨ। 


ਸੀ/ਤੀ/ਸੀਗਾ/ਸੀਗੀ ਭੂਤਕਾਲੀ ਸਹਾਇਕ ਕਿਰਿਆ ਰੂਪ ਅਤੇ ਗਾ/ਗੀ ਭਵਿੱਖਕਾਲੀ ਸਹਾਇਕ 


121 


ਕਿਰਿਆ ਰੂਪ ਜੋ ਲਿੰਗ ਅਤੇ ਵਚਨ ਅਨੁਸਾਰ ਟਕਸਾਲੀ ਪੰਜਾਬੀ ਵਾਂਗ ਹੀ ਆਪਈ ਰੂਪ ਰੂਪਾਂਤਰਿਤ 
ਕਰਦੇ ਹਨ। 

ਮਲਵਈ ਉਪਭਾਸ਼ਾ ਵਿੱਚ ਉੱਖਲ, ਅੱਖੜ, ਅਬੈੜਾ, ਸਖਾਲਾ, ਸਨੌਖੀ, ਸਿੱਧਰਾ, 
ਛਿਆਰ, ਰਮਤਾ, ਖੌਢਾ, ਕਮਾਰਾ, ਖਚਰਾ ਸਰਪੰਚ, ਬਚਾਰਾ ਗਧਾ, ਕਲੋਤਾ ਪੁਤਰ ਆਦਿ 
ਵਾਕੰਸ਼ਾਂ ਵਿੱਚ ਉੱਖਲ, ਔਅੱਖੜ, ਅਧੇੜ, ਅਬੈੜਾ, ਸਖਾਲਾ, ਸਨੱਖਾ, ਦੱਸੇ, ਦੋਮੇਂ ਆਦਿ ਸ਼ਬਦ 
ਰੂਪ ਵਿਸ਼ੇਸ਼ਏ ਸ੍ਰਈ ਦੇ ਹਨ। ਇਸ ਉਪਭਾਸ਼ਾ ਵਿੱਚ ਮਿਲਦੇ ਵਿਸ਼ੇਸ਼£ ਰੂਪਕ ਪੱਖ ਤੋਂ ਪੰਜਾਬੀ ਦੀਆਂ 
ਹੋਰ ਉਪਭਾਸ਼ਾ ਤੋਂ ਵੱਖਰੇ ਹਨ। ਇਹਨਾਂ ਵਿਸ਼ੇਸ਼ ਰੂਪਾਂ ਦਾ ਲਿੰਗ, ਵਚਨ ਤੇ ਕਾਰਕ ਅਨੁਸਾਰ ਰੂਪਾਂਤਰ 
ਟਕਸਾਲੀ ਪੰਜਾਬੀ ਵਾਂਗ ਹੀ ਹੁੰਦਾ ਹੈ। ਅਰਥ ਦੇ ਆਧਾਰ ਤੇ ਮਲਵਈ ਉਪਭਾਸ਼ਾ ਵਿੱਚ ਗੁਣਵਾਚਕ, 
ਸੰਖਿਆਵਾਚਕ, ਮਿਛਤੀਵਾਚਕ ਤੇ ਨਿਸ਼ਚੇਵਾਚਕ ਵਿਸ਼ੇਸ਼ਟ ਮਿਲਦੇ ਹਨ। ਇਨ੍ਹਾਂ ਸਾਰੇ ਨਾਂਵ ਰੂਪਾਂ ਦਾ ਲਿੰਗ, 
ਵਚਨ ਤੇ ਕਾਰਕ ਅਨੁਸਾਰ ਰੂਪਾਂਤਰ ਟਕਸਾਲੀ ਪੰਜਾਬੀ ਵਾਂਗ ਟੀ ਹੁੰਦਾ ਹੈ। ਬਣਤਰ ਦੇ ਆਧਾਰ ਤੇ 
ਮਲਵਈ ਉਪਭਾਸ਼ਾ ਵਿੱਚ ਮੂਲ, ਰੂਪਾਂਤਰਿਤ ਤੇ ਸੰਯੁਕਤ ਵਿਸ਼ੇਸ਼ ਮਿਲਦੇ ਹਨ। ਇਸ ਉਪਭਾਸ਼ਾ ਵਿੱਚ 
ਉਇ, ਊਤ, ਅੱਥਰਾ, ਅਦਾਸ, ਆਲਸੀ, ਐਡਾ, ਅੰਤ, ਸੱਜਰ, ਸਦਾਈ, ਸਨੱਖਾ, ਸਫੈਦ, 
ਛਿਆਰ, ਕੱਕਾ, ਕਮਾਰਾ, ਕਲੋਤਾ, ਕੈਰ, ਨਮਾਂ, ਅਵੰਜਾ, ਅਵਾਹਟ, ਬੱਧ ਆਦਿ ਮੂਲ ਵਿਸ਼ੇਸ਼ਏ 
ਵਰਤੇ ਜਾਂਦੇ ਹਨ। ਰੂਪਾਂਤਰਿਤ ਵਿਸ਼ੇਸ਼ ਬਣਾਉਣ ਲਈ ਵੱਖ-ਵੱਖ ਸ੍ਰਈਆਂ ਨਾਲ 
ਵਿਉਂਤਪਤੀਮੂਲਕ ਰੂਪਾਂਸ਼ ਲਗਾ ਕੇ ਬਈਏ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਚੱਪਾ ਭਰ, 
ਪਾ ਪਾਸਕ, ਉੱਭੜ ਖਾਬੜ, ਖੰਨੀ ਚੱਪਾ, ਕੱਖ ਭਰ, ਕੱਚਾ ਪਿੱਲਾ, ਕੰਜ ਕੁਆਰੀ, ਕੱਲਮ ਕੱਲਾ, 
ਕੀਤਾ ਕੱਤਰਿਆ, ਗਪੰੜ ਸੰਖ, ਨੰਗ ਮਲੰਗ, ਅਧ ਮਰਿਆ, ਇਕੋ ਜਿੱਕੇ, ਇਕੋ ਜੇ, ਸੱਜ 
ਬਿਆਰੀ, ਸੱਜ ਮਕਲਾਈ, ਸੱਤ ਪਰਾਇਆ, ਸਤਮਾਂਹਾਂ, ਸਾਧੂ ਸਭਾਅ, ਸਿੱਧ ਪੱਧਰਾ, ਸਿਰ 
ਸੜਿਆ, ਸੁਘੜ ਸਿਆਈ, ਸੁੰਨ ਬੱਟਾ, ਹੱਡ-ਹਰਾਮੀ ਆਦਿ ਸੰਯੁਕਤ ਵਿਸ਼ੇਸ਼ਣ ਵਰਤੇ ਜਾਂਦੇ 
ਹਨ। ਮਲਵਈ ਉਪਭਾਸ਼ਾ ਵਿਚਲੇ ਵਿਸ਼ੇਸ਼ ਵਾਕਾਤਮਕ ਕਾਰਜ ਦੋ ਤਰੀਕਿਆਂ ਨਾਲ ਪੂਰਾ 
ਕਰਦੇ ਹਨ- ਆਪਏ ਵਿਸ਼ੇਸ਼ ਤੋਂ ਪਹਿਲਾਂ ਵਿਚਰਕੇ ਅਤੇ ਆਪਏ ਵਿਸ਼ੇਸ਼ ਤੋਂ ਬਾਅਦ ਵਿੱਚ 
ਵਿਚਰਕੇ। ਇਸ ਆਧਾਰ 'ਤੇ ਅਸੀ ਆਪਏ ਅਧਿਐਨ ਵਿੱਚ ਅਜਿਹੇ ਵਿਸ਼ੇਸ਼ਟਾ ਨੂੰ ਵਿਸ਼ੇਸ਼ 
ਵਿਸ਼ੇਸ਼ਏ ਤੇ ਵਿਧੇ ਵਿਸ਼ੇਸ਼ਏ ਦੋ ਸ੍ਰੋੀਆਂ ਵਿੱਚ ਵੰਡਿਆ ਹੈ। 


122 


ਵਿਸ਼ੇਸ਼ਣ ਅਤੇ ਮਿਸ਼ਰਤ ਦਾ ਅਧਿਐਨ ਕੀਤਾ ਗਿਆ ਹੈ। ਕਾਰਜ ਦੇ ਆਧਾਰ ਤੇ ਮਲਵਈ ਕਿਰਿਆ 
ਵਿੱਚ ਵੰਡਿਆ ਗਿਆ ਹੈ। ਕਿਰਿਆ ਵਿਸ਼ੇਸ਼ਏ ਦੀ ਅਰਥਕੀ ਵਰਗਵੰਡ ਕਰਦੇ ਸਮੇਂ ਸਥਾਨਸੂਚਕ, 
ਸਮਾਂਸੂਚਕ, ਕਾਰਨਸੂਚਕ, ਵਿਧੀਸੂਚਕ, ਪਰਿਮਾਸੂਚਕ, ਅਤੇ ਗਿਛਤੀਸੂਚਕ ਵਿਸ਼ੇਸ਼£ ਵਿੱਚ ਵੰਡਿਆ ਹੈ। 
ਕਿਰਿਆ ਵਿਸ਼ੇਸ਼£ ਵਾਕੰਸ਼ ਦੀ ਬਣਤਰੀ ਵਰਗਵੰਡ ਦਾ ਅਧਿਐਨ ਕਰਨ ਤੋਂ ਪਹਿਲਾਂ ਕਿਰਿਆ ਵਿਸ਼ੇਸ਼- 
ਵਾਕੰਸ਼ ਦੇ ਸੰਕਲਪ ਨੂੰ ਸਪੱਸ਼ਟ ਕਰਦੇ ਹੋਏ ਮਲਵਈ ਉਪਭਾਸ਼ਾ ਦੀ ਕਿਰਿਆ ਵਿਸ਼ੇਸ਼ ਦਾ ਅਧਿਐਨ ਕੀਤਾ 
ਗਿਆ ਹੈ। ਕਿਰਿਆ ਵਾਕੰਸ਼ ਵਿੱਚ ਕਿਰਿਆ ਵਿਸ਼ੇਸ਼-ਵਾਕੰਸ਼ ਦਾ ਸਥਾਨ ਬਹੁਤ ਅਹਿਮ ਹੈ। ਇਹ ਕਿਰਿਆ 
ਨੂੰ ਸਮ, ਸਥਾਨ, ਵਿਧੀ ਅਤੇ ਕਾਰਨ ਆਦਿ ਦੀ ਦ੍ਰਿਸ਼ਟੀ ਤੋਂ ਪ੍ਰਭਾਵਿਤ ਕਰਦਾ ਹੈ। 

ਮਲਵਈ ਉਪਭਾਸ਼ਾ ਦੇ ਪੜਨਾਵੀਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਦੇ ਸਮੇਂ ਪੜਨਾਵਾਂ ਰੂਪਾਂ ਨੂੰ ਛੇ 
ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਪੁਰਖਵਾਚਕ ਪੜਨਾਵਾਂ ਅੰਤਰਗਤ ਉੱਤਮ-ਪੁਰਖ, 
ਮੱਧਮ-ਪੁਰਖ ਅਤੇ ਅੱਨ-ਪੁਰਖ ਪੜਨਾਂਵ ਰੂਪਾਂ ਦਾ ਅਧਿਐਨ ਲਿੰਗ, ਵਚਨ ਤੇ ਕਾਰਕ ਦੇ ਆਧਾਰ ਤੇ 
ਕੀਤਾ ਗਿਆ ਹੈ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਪੜਨਾਂਵ ਰੂਪ ਟਕਸਾਲੀ ਪੰਜਾਬੀ ਨਾਲ ਮੇਲ ਵੀ 
ਪੱਖ ਤੋਂ ਟਕਸਾਲੀ ਪੰਜਾਬੀ ਨਾਲੋਂ ਵੱਖਰੇ ਹਨ। ਅੱਨ-ਪੁਰਖ ਪੜਨਾਂਵ ਰੂਪ ਟਕਸਾਲੀ ਪੰਜਾਬੀ ਵਾਂਗ ਹਨ। 
ਪੁਰਖਵਾਚਕ ਪੜਨਾਂਵ ਲਿੰਗ, ਵਚਨ ਤੇ ਕਾਰਕ ਅਨੁਸਾਰ ਟਕਸਾਲੀ ਪੰਜਾਬੀ ਵਾਂਗ ਹੀ ਰੂਪਾਂਤਰਿਤ ਹੁੰਦੇ 
ਹਨ। ਮਲਵਈ ਉਪਭਾਸ਼ਾ ਇਕ ਨਵੇਕਲਾ ਪੜਨਾਂਵ ਆਵਦਾ/ਆਬਦਾ ਹੈ ਜੋ ਕਿ ਨਿੱਜਵਾਚਕੀ ਹੈ। ਇਸਦੇ 
ਹੋਰ ਰੂਪ ਆਪਦਾ ਤੇ ਆਪਈ ਹਨ। “/ਆ£, “ਆਹ ਤੇ /“ਏਹ/' ਨੇੜੇ ਪਈਆਂ ਵਸਤੂਆਂ ਲਈ ਵਰਤੇ 
ਜਾਂਦੇ ਹਨ ਅਤੇ ਔਹ ਤੇ ਉਹ ਨਿਸ਼ਚੇਵਾਚਕ ਪੜਨਾਂਵ ਦੂਰ ਪਈਆਂ ਵਸਤੂਆਂ ਲਈ ਵਰਤੇ ਜਾਂਦੇ ਹਨ। 
ਨਿਸ਼ਚੇਵਾਚਕ ਪੜਨਾਂਵ ਰੂਪ ਵਚਨ ਤੇ ਲਿੰਗ ਅਨੁਸਾਰ ਆਪਈ ਰੂਪ ਰੂਪਾਂਤਰਿਤ ਕਰਦੇ ਹਨ। 


123 


4.0. ਵਾਕ-ਰੂਪਾਂਤਰ 
4.1. ਰੂਪਾਂਤਰ 

ਉਪਭਾਸ਼ਾਈ ਸੰਚਾਰ ਵਿਹਾਰ ਬਹੁਤਾ ਬੋਲ-ਪੱਧਰ ਉੱਤੇ ਕੀਤਾ ਜਾਂਦਾ ਹੈ। ਆਪਏ 
ਰੋਜ਼ਾਨਾ ਜੀਵਨ ਦੀ ਆਮ ਬੋਲਚਾਲ ਵਿੱਚ ਸਥਾਨਕ ਬੁਲਾਰੇ ਸਿਰਫ਼ ਤੱਤ 
(ਸਾਧਾਰਨ/ਬਿਆਨੀਆਂ) ਵਾਕਾਂ ਨੂੰ ਹੀ ਨਹੀਂ ਬੋਲਦੇ ਸਗੋਂ ਤੱਤ ਵਾਕਾਂ ਦੇ ਰੂਪ ਵਿੱਚ ਰੂਪਾਂਤਰ 
(ਵਿਕਾਰ/ਅਦਲਾ ਬਦਲੀ) ਕਰਕੇ ਬੋਲਦੇ ਹਨ। ਪਰੰਪਰਾਈ ਵਿਆਕਰਨਾਂ ਵਿੱਚ ਵੀ 
ਬਿਆਨੀਆਂ, ਸੁਆਲੀਆ, ਕਰਤਰੀ, ਕਰਮਈ, ਨਾਂਹ-ਵਾਚੀ ਆਦਿ ਵਾਕਾਂ ਦੀਆਂ ਕਿਸਮਾਂ 
ਬਣਾਈਆਂ ਜਾਂਦੀਆਂ ਸਨ। ਪਰ ਵਾਕ ਵਿਆਕਰਨਾ ਵਿੱਚ ਅਜਿਹੇ ਵਾਕਾਂ ਨੂੰ ਰੂਪਾਂਤਰ ਦੇ 
ਸੰਕਲਪ ਤਹਿਤ ਵਿਚਾਰਿਆ ਗਿਆ ਹੈ। ਆਪਏ ਖੋਜ-ਪ੍ਰਬੰਧ ਦੇ ਇਸ ਅਧਿਆਇ ਵਿੱਚ ਅਸੀਂ 
ਅਧਿਐਨ ਕੀਤਾ ਹੈ ਕਿ ਰੂਪਾਂਤਰ ਦੀ ਦ੍ਰਿਸ਼ਟੀ ਤੋਂ ਮਲਵਈ ਉਪਭਾਸ਼ਾ ਵਿੱਚ ਕਿਹੜੇ-ਕਿਹੜੇ 
ਪੈਟਰਨ ਮਿਲਦੇ ਹਨ ਅਤੇ ਅਜਿਹੇ ਵਾਕਾਂ ਦੀ ਸੰਰਚਨਾ ਦਾ ਨੇਮ ਪ੍ਰਬੰਧ ਕਿਵੇਂ ਦਾ ਹੈ। 
4.1.1. ਪ੍ਰਸ਼ਨਵਾਚਕ ਵਾਕ 


ਪ੍ਰਸ਼ਨਵਾਚੀ ਵਾਕ ਤੋਂ ਭਾਵ ਅਜਿਹੇ ਵਾਕ ਤੋਂ ਹੁੰਦਾ ਹੈ ਜਿਸ ਰਾਹੀ ਕੋਈ ਪ੍ਰਸ਼ਨ 
ਪੁੱਛਿਆ ਜਾਵੇ, ਭਾਵ ਪ੍ਰਸ਼ਨਵਾਚੀ ਵਾਕ ਰਾਹੀਂ ਬੁਲਾਰਾ ਜਾਂ ਉੱਤਮ ਪੁਰਖ ਕਿਸੇ ਦੂਸਰੇ 
ਵਿਅਕਤੀ ਤੋਂ ਉੱਤਰ ਦੀ ਉਮੀਦ ਕਰਦਾ ਹੈ। ਪ੍ਰਸ਼ਨਵਾਚੀ ਵਾਕਾਂ ਦੇ ਲਿਖਤੀ ਰੂਪ ਦੀ ਪਛਾਣ 
ਹਿੱਤ ਕਿਹਾ ਜਾਂਦਾ ਹੈ, ਕਿ ਜਿਨ੍ਹਾਂ ਵਾਕਾਂ ਦੇ ਅੰਤ ਵਿੱਚ ਪ੍ਰਸ਼ਨਵਾਚੀ ਚਿੰਨੂ (2) ਲੱਗਾ ਹੁੰਦਾ 
ਹੈ, ਉਹਨਾਂ ਵਾਕਾਂ ਨੂੰ ਪ੍ਰਸ਼ਨਵਾਚੀ ਵਾਕਾਂ ਦੀ ਸ੍ਰੇਈ ਵਿੱਚ ਰੱਖਿਆ ਜਾਂਦਾ ਹੈ। ਪ੍ਰਸ਼ਨਵਾਦੀ 
ਵਾਕਾਂ ਦਾ ਮੂਲ ਢਾਂਚਾ ਸਾਧਾਰਨ ਵਾਕਾਂ ਵਰਗਾ ਰੀ ਹੁੰਦਾ ਹੈ। ਅਸੀਂ ਆਪਏ ਅਧਿਐਨ ਵਿੱਚ 
ਪ੍ਰਸ਼ਨਵਾਚੀ ਵਾਕਾਂ ਨੂੰ ਮੂਲ ਦੋ ਸ੍ਰੋਡੀਆਂ ਵਿੱਚ ਵੰਡਿਆ ਹੈ। ਪਹਿਲੀ ਸ੍ਰਈ ਵਿੱਚ 'ਪ੍ਰਸ਼ਨਸੂਚਕ 
ਸ਼ਬਦ ਸਹਿਤ ਪ੍ਰਸ਼ਨਵਾਚੀ ਵਾਕ ਆਉਂਦੇ ਹਨ', ਦੂਸਰੀ ਸ੍ਰੇਈ ਵਿੱਚ 'ਪ੍ਰਸ਼ਨਸੂਚਕ ਸ਼ਬਦ 
ਰਹਿਤ ਪ੍ਰਸ਼ਨਵਾਚੀ ਵਾਕ” ਆਉਂਦੇ ਹਨ। ਇਹਨਾਂ ਵਾਕਾਂ ਵਿੱਚ ਕੋਈ ਪ੍ਰਸ਼ਨਸੂਚਕ ਸ਼ਬਦ ਨਹੀਂ 
ਆਉਂਦਾ ਬਲਕਿ ਬੁਲਾਰੇ ਦਾ ਉਚਾਰ-ਲਹਿਜਾ ਇਕ ਸਾਧਾਰਨ ਬਿਆਨੀਆ ਵਾਕ ਨੂੰ 


ਪ੍ਰਸ਼ਨਵਾਚੀ ਵਾਕ ਵਿੱਚ ਤਬਦੀਲ ਕਰ ਦਿੰਦਾ ਹੈ। 


124 


4.1,1.1. ਪ੍ਰਸ਼ਨਸੂਚਕ ਸ਼ਬਦ ਸਹਿਤ ਪ੍ਰਸ਼ਨਵਾਚੀ ਵਾਕ 
ਇਹਨਾਂ ਵਾਕਾਂ ਦੀ ਬਣਤਰ ਵਿੱਚ ਆਮ ਤੌਰ ਤੇ ਕੋਈ ਨਾ ਕੋਈ ਪ੍ਰਸ਼ਨਸੂਚਕ 

ਸ਼ਬਦ ਵਿਚਰ ਰਿਹਾ ਹੁੰਦਾ ਹੈ। ਜੋ ਉਸ ਵਾਕ ਨੂੰ ਪ੍ਰਸ਼ਨਵਾਚੀ ਵਾਕ ਬਈਉਂਦਾ ਹੈ। ਪ੍ਰਸ਼ਨਸੂਚਕ 
ਸ਼ਬਦ ਸਹਿਤ ਪ੍ਰਸ਼ਨਵਾਚੀ ਵਾਕ ਵਾਕਾਂ ਨੂੰ ਅੱਗੇ ਨਿਮਨ ਪ੍ਰਕਾਰ ਦੀਆਂ ਤਿੰਨ ਉਪ-ਸ੍ਰੇਈਆਂ 
ਵਿੱਚ ਵੰਡਿਆ ਜਾ ਸਕਦਾ ਹੈ: 
4.1.1.1.1. ਸੂਚਨਾਸੂਚਕ ਪ੍ਰਸ਼ਨ 

ਇਸ ਭਾਂਤ ਦੇ ਵਾਕਾਂ ਵਿੱਚ ਨਿਸ਼ਚਿਤ ਸੂਚਨਾ ਪ੍ਰਾਪਤ ਕਰਨ ਦੀ ਆਸ ਕੀਤੀ 
ਜਾਂਦੀ ਹੈ। ਮਲਵਈ ਉਪਭਾਸ਼ਾ ਵਿੱਚ ਅਜਿਹੇ ਵਾਕਾਂ ਵਿੱਚ ਪ੍ਰਸ਼ਨਸੂਚਕ ਕਿਰਿਆ ਵਿਸ਼ੇਸ਼ਈ 
ਸ਼ਬਦ ਵਰਤੇ ਜਾਂਦੇ ਹਨ। ਜੋ ਵਾਕ ਦੀ ਬਣਤਰ ਵਿੱਚ ਸਥਾਨ, ਕਾਰਨ, ਕਾਲ ਅਤੇ ਵਿਧੀ 
ਬਾਰੇ ਸੂਚਨ ਦੇਣ ਲਈ ਦੂਸਰੇ ਵਿਅਕਤੀ ਨੂੰ ਪ੍ਰੋਤਸਾਹਿਤ ਕਰਦੇ ਹਨ। ਇਹਨਾਂ ਪ੍ਰਸ਼ਨਸੂਚਕ 
ਕਿਰਿਆ ਵਿਸ਼ੇਸ਼ਈ ਸ਼ਬਦਾਂ ਦੇ ਆਧਾਰ ਤੇ ਇਹਨਾਂ ਪ੍ਰਸ਼ਨਾਂ ਅੱਗੇ ਚਾਰ ਭਾਗਾਂ ਵਿੱਚ ਵੰਡਿਆ 
ਗਿਆ ਹੈ: 
4.1.1.1.1.1. ਸਥਾਨ ਸੂਚਨਾਸੂਚਕ ਪ੍ਰਸ਼ਨ 

ਪੰਜਾਬੀ ਭਾਸ਼ਾ ਵਿੱਚ ਇਸ ਪ੍ਰਕਾਰ ਦੇ ਪ੍ਰਸ਼ਨਾਂ ਦੇ ਅੱਗੇ ਦੋ ਉਪ-ਵਰਗ ਹੋ 
ਸਕਦੇ ਹਨ- ਹਾਂ-ਪੱਖੀ ਸਥਾਨ ਵਾਚੀ ਸਥਿਤੀ ਸੂਚਕ ਪ੍ਰਸ਼ਨ ਅਤੇ ਨਾਂਹ-ਪੱਖੀ ਸਥਾਨ ਵਾਚੀ 
ਸਥਿਤੀ ਸੂਚਕ ਪ੍ਰਸ਼ਨ। ਹਾਂ-ਪੱਖੀ ਸਥਾਨ ਵਾਚੀ ਸਥਿਤੀ ਸੂਚਕ ਪ੍ਰਸ਼ਨ ਦੀ ਵਿਸ਼ੇਸ਼ਤਾ ਇਹ ਹੈ 
ਕਿ ਅਜਿਹੇ ਵਾਕਾਂ ਦੇ ਉਤਰ ਕਿਸੇ ਨਾਂਵ ਸ਼ਬਦ ਦੁਆਰਾ ਦਿੱਤੇ ਜਾ ਸਕਦੇ ਹਨ। ਇਸ ਤੋਂ ਇਸ 
ਵਰਗ ਵਿੱਚ ਹਾਂ ਪੱਖੀ ਵਾਕਾਂ ਦੀ ਮਾਤਰਾ ਜ਼ਿਆਦਾ ਹੈ ਅਤੇ ਨਾਂਹ ਪੱਖੀ ਵਾਕਾਂ ਦੀ ਗਿਛਤੀ ਘੱਟ 
ਹੈ। ਇਹਨਾਂ ਪ੍ਰਸ਼ਨਵਾਦੀ ਵਾਕਾਂ ਵਿੱਚ ਕਿਹੜੇ, ਕਿਥੋਂ, ਕਿੱਥੇ ਆਦਿ ਪ੍ਰਸ਼ਨ ਸੂਚਕ ਸ਼ਬਦਾਂ ਦੀ 
ਵਰਤੋਂ ਹੁੰਦੀ ਹੈ ਅਤੇ ਪ੍ਰਸ਼ਨਵਾਚਕ ਵਾਕਾਂ ਦੀ ਹੋਂਦ ਵੀ ਇਹਨਾਂ ਵਾਕਾਂ ਕਰਕੇ ਬਈ ਰਹਿੰਦੀ ਹੈ। 


ਅਜਿਹੇ ਵਾਕਾਂ ਵਿਚੋਂ ਜੇਕਰ ਪ੍ਰਸ਼ਨ ਸੂਚਕ ਸ਼ਬਦ ਕੱਢ ਦਿੱਤੇ ਜਾਏ ਤਾਂ ਬਾਕੀ ਬੱਚਦਾ ਸ਼ਬਦ 


125 


ਸਿਰਫ਼ ਸਾਧਾਰਨ ਵਾਕ ਹੀ ਹੁੰਦਾ ਹੈ। ਨਾਂਹ-ਪੱਖੀ ਵਾਕਾਂ ਦੀ ਗਿਛਤੀ ਭਾਵੇਂ ਘੱਟ ਹੁੰਦੀ ਹੈ ਪਰ 
ਇਹਨਾਂ ਦੀ ਹੇਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਾਕਾਂ ਵਿੱਚ ਨਾਂਹ-ਸੂਚਕ 
ਸ਼ਬਦਾਂ ਦਾ ਸਥਾਨ ਪ੍ਰਸ਼ਨ-ਸੂਚਕ ਕਿਰਿਆ ਵਿਸ਼ੇਸ਼ਟਾ ਤੋਂ ਤੁਰੰਤ ਪਿੱਛੋਂ ਹੁੰਦਾ ਹੈ ਅਤੇ ਕਿਰਿਆ 
ਵਾਕੰਸ਼ ਤੋਂ ਪਹਿਲਾਂ ਹੁੰਦਾ ਹੈ। ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚੀ ਵਾਕਾਂ ਦੀ ਵਰਤੋਂ 
ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ ਹੈ: 

1. ਬਾਈ ਤੂੰ ਉਦੋਂ ਕਿਹੜੇ ਪਾਸੇ ਤੀ? 


031 ੧0 ੦06 1੧੮ 35੦੧1. 


2. ਆਪੇ ਉਹ ਐਡੀ ਛੇਤੀ ਕਿਥੋਂ ਆ-ਜੂ? 


30€ 01 ੬) 6੧੬੧1 01੧੧6 ੩-]੫. 
3. ਤੇ ਮੁੰਡੇ ਕਿਥੇ ਤੀ ਉਦੋਂ? 


੧੬ ।॥੧0 0੬ (1੧0੬ ੧੦ ੦06? 


4. ਸਬੂਤ ਹੁਏ ਦਿੰਦਾ ਕਿਥੋਂ? 


5੩00੧ 10003 1੧੧62 
5. ਮੁੰਡੇ ਦੇ ਨਾਨਕੇ ਕਿਥੇ ਐ? 


02੬ 0੬ ੧੩੦੬ 1੧1 ੬. 

ਉਪਰੋਕਤ ਵਾਕਾਂ ਵਿੱਚ ਕਿਹੜੇ, ਕਿਥੋਂ, ਕਿਥੇ ਹਾਂ-ਪੱਖੀ ਸਥਾਨ ਸੂਚਨਾਸੂਚਕ 
ਪ੍ਰਸ਼ਨਵਾਚੀ ਸ਼ਬਦ ਵਰਤੇ ਗਏ ਹਨ। ਮਲਵਈ ਉਪਭਾਸ਼ਾ ਦੇ ਵਾਕਾਂ ਵਿੱਚ ਵਕਤੇ ਲਹਿਜੇ 
ਅਨੁਸਾਰ ਸਮਾਂਸੂਚਕ ਸ਼ਬਦ ਵਾਕ ਵਿੱਚ ਆਪਈ ਸਥਾਨ ਬਦਲੀ ਕਰ ਸਕਦਾ ਹੈ, ਜਿਵੇਂ 2 
ਅਤੇ 3 ਵਿੱਚ ਸਮਾਂਸੂਚਕ ਸ਼ਬਦ /ਉਂਦੋਂ/ ਕਰ ਰਿਹਾ ਹੈ। ਮੁੱਖ ਕਿਰਿਆ ਵੀ ਵਾਕ ਵਿੱਚ ਸਥਾਨ 
ਬਦਲੀ ਕਰ ਸਕਦੀ ਹੈ, ਜਿਵੇਂ ਵਾਕ 4 ਵਿੱਚ ਮੁੱਖ ਕਿਰਿਆ ਸਥਾਨ ਸੂਚਨਾਸੂਚਕ ਕਿਥੋਂ ਤੋਂ 
ਪਹਿਲਾਂ ਵਿਚਰ ਰਹੀ ਹੈ। ਉਪਰੋਕਤ ਤੋਂ ਇਲਾਵਾ ਮਲਵਈ ਉਪਭਾਸ਼ਾ ਵਿੱਚ ਨਾਂਵ ਸ਼ਬਦ ਨਾਲ 
/ਉ/ ਵਿਭਕਤੀ ਵਰਤਕੇ ਵੀ ਸਥਾਨ ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਬਣਾਇਆ ਜਾਂਦਾ ਹੈ। 
ਜਿਵੇਂ: 

6. ਐੱਜ ਮਖਿਆ ਏਡੀ ਛੇਤੀ ਖੇਤੋਂ ਮੁੜ ਪਿਆ? 


126 


1] 11੩13 €01 “੧੬੧ (੧੬੧6 ।॥੧0੧ 0132 


7. ਤੁੰ ਘਰੋਂ ਗਿਆ ਨੂ ਅਜੇ ਤੱਕ? 


10 (੩6 ਠ13। ੩] ੧੪੬੬. 


ਉਪਰੋਕਤ ਵਾਕਾਂ ਵਿੱਚ ਸ਼ਬਦ ਖੇਤ ਅਤੇ ਘਰ ਨਾਲ /ਉ/ ਵਿਭਕਤੀ ਲਗਾ ਕੇ ਸਥਾਨ 
ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਬਣਾਇਆ ਗਿਆ ਹੈ। ਉਪਰੋਕਤ ਵਾਕ 2 ਤੋਂ 6 ਹਾਂ-ਪੱਖੀ 
ਵਾਕ ਹਨ ਜਦ ਕਿ ਵਾਕ 7 ਨਾਂਹ-ਪੱਖੀ ਵਾਕ ਹੈ। 
4.1.1.1.1.2. ਕਾਰਨ ਸੂਚਨਾਸੂਚਕ ਪ੍ਰਸ਼ਨ 
ਇਸ ਉਪਵਰਗ ਦੇ ਵਾਕਾਂ ਵਿੱਚ ਕਾਹਤੋਂ, ਕਿਉਂ, ਕਿਮੇਂ ਅਤੇ ਕਿੰਜ ਕਾਰਨ 
ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਅਤੇ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵੇਂ 
ਰੂਪ ਮਿਲਦੇ ਹਨ। ਮਲਵਈ ਉਪਭਾਸ਼ਾ ਵਿੱਚ ਇਹਨਾਂ ਪ੍ਰਸ਼ਨਵਾਚੀ ਸ਼ਬਦਾਂ ਦਾ ਕੋਈ ਨਿਸ਼ਚਿਤ 
ਸਥਾਨ ਨਹੀਂ ਹੁੰਦਾ ਹੈ। ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਦੀ ਵਾਕਾਂ ਦੀ ਵਰਤੋਂ ਨਿਮਨ 
ਅਨੁਸਾਰ ਹੁੰਦੀ ਹੈ: 
8. ਗਾਲ੍ਹਾਂ ਕਾਹਤੋਂ ਕੱਢਦੈਂ ਉਏ? 


੬318 (੩1੧6 ੦230੬ ੦੬? 
9. ਕਾਹਤੋਂ ਆਉਂਦੀ ਐ ਇਹ ਕਚੀਲ? 


681੧6 ੩001 ੬ |। ੩੦11? 
10. ਦਬਾਈ ਬੂਟੀ ਕਿਉਂ ਲੈਈ ਐ? 


03031 90੧1 010 |੬।੧ ੬? 
11. ਪਰ ਬੋਲਦੇ ਦੀ ਜੀਭ ਕਿੰਜ ਫੜੇ? 


0੩ 00130 011103'।1]1॥੧੩੧੬. 
12. ਧਰਮਿਆ ਏਨਾਂ ਹੰਕਾਰ ਕਿਮਂ ਚੰਗਾ ਹੁੰਦੈ? 


੧7੧13 €੬।੧ਰੈਂ 16 ੩। 1੧੬ ੮ਰੈਂ£3 100੬2 


127 


ਉਪਰੋਕਤ ਵਾਕਾਂ ਵਿੱਚ ਕਾਹਤੋਂ, ਕਿਉਂ ਅਤੇ ਕਿੰਜ ਕਾਰਨ ਸੂਚਨਾਸੂਚਕ ਪ੍ਰਸ਼ਨਵਾਚੀ 
ਸ਼ਬਦ ਵਰਤੇ ਗਏ ਹਨ। ਉਪਰੋਕਤ ਵਾਕ 1 ਤੋਂ 5 ਵਿੱਚ ਕਾਰਨ ਸੂਚਨਾਸੂਚਕ ਪ੍ਰਸ਼ਨਵਾਚੀ 
ਕਿਰਿਆ ਵਿਸ਼ੇਸ਼ ਦੀ ਵਰਤੋਂ ਕੀਤੀ ਗਈ ਹੈ। ਜੋ ਕਿਰਿਆ ਤੋਂ ਪਹਿਲਾਂ ਵਿਚਰ ਰਹੇ ਹਨ। ਪ੍ਰੰਤੂ 
ਮਲਵਈ ਉਪਭਾਸ਼ਾ ਵਿੱਚ ਇਹਨਾਂ ਪ੍ਰਸ਼ਨਸੂਚਕ ਸ਼ਬਦਾਂ ਦਾ ਸਥਾਨ ਨਿਸ਼ਚਿਤ ਨਹੀਂ ਹੈ। ਜਿਵੇਂ: 
13. ਕਾਹਤੋਂ ਗਾਲ੍ਹ ਕੱਢਦੇਂ ਉਏ? 


8੧6 ਠ313' ੩੭੩0੬ ੦€£ 


14. ਕਿਉਂ ਦਾ ਹੁਏ ਤੈਨੂੰ ਕੀ ਜਵਾਬ ਦੇਮਾਂ? 


0 ੪੩ ॥0। ੧੬੧0 । 13030 ੪੬।॥ਰੈਂ ? 


ਮਲਵਈ ਉਪਭਾਸ਼ਾ ਵਿੱਚ ਨਾਂਹ-ਪੱਖੀ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦਾਂ ਦਾ ਸਥਾਨ 
ਹਮੇਸ਼ਾਂ ਕਿਰਿਆ ਤੋਂ ਪਹਿਲਾਂ ਹੁੰਦਾ ਹੈ। ਜਿਵੇਂ: 
15. ਬਾਈ ਬਲਦਾਂ ਪੱਠੇ ਕਿਉਂ ਨੂ ਖਾਦੇ? 


03। 01303 ॥੩707੧॥10 (੧੩੦੦? 


16. ਮਾਂ ਜਾਏ ਦੀ ਮਦਾਦ ਕਿੰਜ ਨਾ ਕਰਦਾ? 


05 ]3€ 01 ੧੩੦੩੦ ॥। ॥੨ ੩੩੦੩? 


17. ਕੋਈ ਦੇਬੀ-ਦਿਉਤਾ ਕਾਹਤੋਂ ਨਹਾ ਬਹੁੜਿਆ? 


੦1 00601-610੧੩ 8੧6 ।੧8 00੧13? 


4.1.1.1.1.3. ਕਾਲ ਸੂਚਨਾਸੂਚਕ ਪ੍ਰਸ਼ਨ 

ਇਸ ਉਪਵਰਗ ਵਿੱਚ ਕਾਲ ਸੂਚਨਾਸੂਚਕ ਪ੍ਰਸ਼ਨਵਾਚੀ ਵਾਕਾਂ ਨੂੰ ਰੱਖਿਆ 
ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਕਦ, ਕਦੇ, ਕੱਦਾ, ਕਦੇ ਬੀ, ਕਦੋ ਕਾ, ਕਾ'ਤੋਂ 
ਕਾਲ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦ ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਸਿਰਫ਼ 
ਹਾਂ-ਪੱਖੀ ਕਾਲ ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਮਿਲਦੇ ਹਨ। ਮਲਵਈ ਉਪਭਾਸ਼ਾ ਵਿੱਚ 
ਅਜਿਹੇ ਪ੍ਰਸ਼ਨਵਾਚੀ ਵਾਕਾਂ ਦੀ ਵਰਤੋਂ ਨਿਮਨ ਅਨੁਸਾਰ ਹੁੰਦੀ ਹੈ: 


18. ਤੂੰ ਕਦ ਆਮੱਗਾ? 


128 


1710 ੩੦ ੩।੧੬ਇ3? 


19. ਬੰਤਾ ਕਦੋ ਕਾ ਆਇਆ ਪਿੰਡ? 


06੧੧ ੩੦੦ ੩ ੩3੬੩ 10? 


20. ਮੈਂ ਥੋਨੂੰ ਕਦੇ ਪਿੱਠ ਦਿਖਾਈ ਐ? 


੧੬ ੧1੦0 (੩੪੦ 11107 01131 ੬. 


21. ਤੂੰ ਕੱਦਾ ਨਭਾਗਾ ਹੋ ਗਿਐਂ? 


੧0 ੪੦੦੩ ੩08੬3 1੦ 9/੬2 


22. ਤੂੰ ਕ'ਤੋਂ ਹਕਾਰਿਆ ਫਿਰਦੈਂ? 


੧0 ੧6 ੧੧੩੩1 110੬2 


4.1,1.1.1.4. ਵਿਧੀ ਸੂਚਨਾਸੂਚਕ ਪ੍ਰਸ਼ਨ 

ਇਸ ਉਪਵਰਗ ਵਿੱਚ ਵਿਧੀ ਸੂਚਨਾਸੂਚਕ ਪ੍ਰਸ਼ਨਵਾਚੀ ਵਾਕਾਂ ਨੂੰ ਰੱਖਿਆ ਜਾਂਦਾ ਹੈ। 
ਮਲਵਈ ਉਪਭਾਸ਼ਾ ਵਿੱਚ 'ਕਿਮੱ” “ਕਿੱਕਰ” “ਕਿੱਕਏ” ਵਿਧੀ ਸੂਚਨਾਸੂਚਕ ਪ੍ਰਸ਼ਨਵਾਚੀ 
ਸ਼ਬਦਾਂ ਦੀ ਵਰਤੋਂ ਹੁੰਦੀ ਹੈ। “ਕਿਮ” ਸ਼ਬਦ ਨੂੰ ਕਾਰਨ ਸੂਚਨਾਸੂਚਕ ਪ੍ਰਸ਼ਨਵਾਚੀ ਵਾਕਾਂ ਵਾਲੇ 
ਵਰਗ ਵਿੱਚ ਵੀ ਰੱਖਿਆ ਗਿਆ ਹੈ, ਭਾਵ ਮਲਵਈ ਬੁਲਾਰੇ ਕਈ ਵਾਰ ਘਟਨਾ ਦਾ ਕਾਰਨ 
ਪੁੱਛਣ ਲਈ ਵੀ ਕਿਮੇਂ ਸ਼ਬਦ ਦੀ ਵਰਤੋਂ ਕਰਦੇ ਹਨ। ਇਸ ਵਰਗ ਵਿੱਚ ਨਾਂਹ-ਪੱਖੀ ਵਾਕ 
ਨਹੀਂ ਹੁੰਦੇ, ਕਿਉਂਕਿ ਵਿਧੀ ਨੂੰ ਹਮੇਸ਼ਾਂ ਸਵੀਕਾਰਿਆ ਹੀ ਜਾ ਸਕਦਾ ਹੈ, ਨਕਾਰਿਆ ਨਹੀਂ 
ਜਾ ਸਕਦਾ। ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚੀ ਸ਼ਬਦਾਂ ਦੀ ਵਰਤੋਂ ਨਿਮਨ 
ਅਨੁਸਾਰ ਹੁੰਦੀ ਹੈ: 

23. ਕਿਮ ਐ ਬੈਲੀਆ ਖੈਰ ਐ? 


1੧੧੬ ੬ 06113 ।੬। ੬? 


24. ਪੁੱਤ ਪਿਛੈ ਇਹ ਕਲੰਕ ਕਿੱਕਏ ਖੱਟ ਲਾਂ? 


00੧੧ 0161੬ 1 ॥ਰ੩1ਰ॥ (1੩। 01੩੧੧ |ਰੈਂ. 
25. ਕਿਮੇਂ ਮੂੰਹ ਚੱਕੀ ਖੜੋ ਤੈਂ? 


1੧੬ 110੧ ੩੬ ੩੧੦੧੬? 


129 


26. ਐਂ ਕਿੱਕਰ ਚੁੱਪ ਕਰ ਰਹਾਂਗੇ? 
ਰੈ 01੩। ੮4300 ੪।।6॥3ੈ2੦2? 
27. ਐਂ ਅਸੀਂ ਪਿੰਡ ਕਿਮੇਂ ਛੱਡ ਦਿਆਂਗੇ? 
ਰੈਂ ੩5119 ੧੬ 6੧੩00 018੬੬? 
ਉਪਰੋਕਤ ਵਾਕਾਂ ਵਿੱਚ “ਕਿਮ” ਵਿਧੀ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦ ਵਰਤਿਆ 
ਗਿਆ ਹੈ। ਮਲਵਈ ਉਪਭਾਸ਼ਾ ਵਿੱਚ ਵਿਧੀ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦ ਦਾ ਸਥਾਨ 
ਨਿਸ਼ਚਿਤ ਸਥਾਨ ਨਹੀ ਹੁੰਦਾ। ਬੁਲਾਰੇ ਦੀ ਇੱਛਾ ਅਨੁਸਾਰ ਸਥਾਨ ਬਦਲੀ ਹੋ ਸਕਦੀ ਹੈ। 
4.1,1.1.1.5. ਗੁ ਸੂਚਨਾਸੂਚਕ ਪ੍ਰਸ਼ਨ 
ਇਸ ਭਾਂਤ ਦੇ ਪ੍ਰਸ਼ਨਵਾਚੀ ਵਾਕਾਂ ਨੂੰ ਇਹਨਾਂ ਦੇ ਉਤਰ ਦੇ ਆਧਾਰ 'ਤੇ ਦੋ 
ਵਰਗਾਂ ਵਿੱਚ ਵੰਡਿਆ ਜਾਂਦਾ ਹੈ। 
4.1.1.1.1.5.1. ਗੁਫਤਮਕ ਸੂਚਨਾਸੂਚਕ ਪ੍ਰਸ਼ਨ 
ਮਲਵਈ ਉਪਭਾਸ਼ਾ ਵਿੱਚ ਕਿੱਡਾ, ਕਹੀ ਜੀ, ਕਹੇ ਜੇ, ਕਿੱਕਏ, ਕਿੱਦਾਂ ਆਦਿ ਗੁਣ 
ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦ ਵਰਤੇ ਜਾਂਦੇ ਹਨ। ਟਕਸਾਲੀ ਪੰਜਾਬੀ ਵਿੱਚ ਗੁਏ 
ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਬਈਾਉਏ ਲੱਗਿਆਂ ਗੁਣਾਤਮਕ ਵਿਸ਼ੇਸ਼ਟਾ ਨਾਲ ਸੰਬੰਧਕ “ਦਾ” 
ਦਾ ਪ੍ਰਯੋਗ ਕੀਤਾ ਜਾਂਦਾ ਹੈ, ਪ੍ਰੰਤੂ ਮਲਵਈ ਉਪਭਾਸ਼ਾ ਵਿੱਚ ਮਿਲਦੇ ਗੁਣ ਸੂਚਨਾਸੂਚਕ 
ਪ੍ਰਸ਼ਨਵਾਚੀ ਸ਼ਬਦ ਸੰਬੰਧਕ ਤੋਂ ਬਿਨ੍ਹਾਂ ਹੀ ਗੁ ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਬਣਾਉਣ ਦੇ 


ਸਮਰੱਥ ਹਨ। ਜਿਵੇਂ: 


28. ਭੋਲਿਆ ਬੱਗਾ ਬਲ੍ਹਦ ਕਿੱਦਾਂ ਬਗਦੈ? 


00113 0323 01370 1003 03830? 
29. ਮਰੀਜ ਦੀ ਸਿਹਤ ਕਹੀ ਜੀ ਐ? 


11੩1] ੪੦ 51੮ ੩1 ]1 ੬. 
30. ਕਹੇ ਜੇ ਸਲੋਤਰ ਭੇਜਾਂ? 


੩1੧੦ ]ਫ 5310੧8। 0] ? 


130 


31. 


32. 


ਬੱਡੀ ਮ੍ਰੱਸ ਦੀ ਧਾਰ ਕਿੱਕਣ ਐ? 
08201 ।੧੬ 0। ੧ਰ। ॥13।। ੬. 
ਸਤੀਰ ਕਿੱਡਾ ਕੱਟਾਂ? 


5ਰ੧॥ 01003 0੪718? 


4.1.1.1.1.5.2. ਸੰਖਿਆ ਸੂਚਨਾਸੂਚਕ ਪ੍ਰਸ਼ਨ 


ਜਦੋਂ ਬੁਲਾਰੇ ਨੇ ਦੂਸਰੇ ਵਿਅਕਤੀ ਤੋਂ ਕਿਸੇ ਘਟਨਾ ਜਾ ਵਸਤੂ ਦੀ ਸੰਖਿਆ ਦਾ ਪਤਾ 


ਕਰਨਾ ਹੋਵੇ ਤਾਂ ਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਦੀ ਵਰਤੋਂ ਕਰਦਾ ਹੈ। 


ਸੰਖਿਆ ਸੂਚਨਾਸੂਚਕ ਪ੍ਰਸ਼ਨਵਾਚੀ ਵਾਕ ਨਿਮਨ ਅਨੁਸਾਰ ਦੋ ਪ੍ਰਕਾਰ ਦੇ ਹੁੰਦੇ ਹਨ: 


4.1.1.1.1.6. ਨਿਸ਼ਚਿਤ ਸੰਖਿਆ ਸੁਚਨਾਸੂਚਕ ਪ੍ਰਸ਼ਨ 


ਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨਵਾਚੀ ਵਾਕਾਂ ਵਿੱਚ ਬੁਲਾਰਾ ਦੂਸਰੇ ਵਿਅਕਤੀ ਤੋਂ 


ਨਿਸ਼ਚਿਤ ਸੰਖਿਆ ਵਾਲੇ ਉੱਤਰ ਦੀ ਮੰਗ ਕਰਦਾ ਹੈ। ਮਲਵਈ ਉਪਭਾਸ਼ਾ ਵਿੱਚ ਕਿੰਨਮਾਂ, 


ਕਿੰਨੇ ਬਾਰੀ, ਕਿੰਨੇ, ਕਿੰਨੀਆਂ ਆਦਿ ਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦ 


ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚੀ ਸ਼ਬਦਾਂ ਦੀ ਵਰਤੋਂ ਨਿਮਨ 


ਅਨੁਸਾਰ ਹੁੰਦੀ ਹੈ: 


33. 


34. 


35. 


36. 


ਥੋਡੀ ਬਾਰੀ ਕਿੰਨਮੇਂ ਨੰਬਰ ਤੇ ਐ? 


੧1001 0811 1੧੩੧੬ ॥ਰ0੪। ੧੬ ੬. 


ਕਿੰਨੇ ਖਡਾਰੀ ਅਜੇ ਬੀ ਬਾਹਰ ਤੀ? 

0੬ 1੩03।। ੩]੬ 01 081 02 

ਤੈਂ ਕਿੰਨੀਆਂ ਬੋਰੀਆਂ ਲੈਈਐਂ? 

੧੬ (1113 00113 1੬੧੬2 

ਤੈਂ ਕਿੰਨੀ ਬਾਰੀ ਧਨੋਲੇ ਦੀ ਮੰਡੀ ਦੇਖੀ ਐ? 


੧੬ 011 08।। ੧੪7੧੦1੬ 01 ।੧ਰ0 0੬01 ੬. 


4.1.1.1.1.7. ਅਨਿਸ਼ਚਿਤ ਸੰਖਿਆ ਸੁਚਨਾਸੂਚਕ ਪ੍ਰਸ਼ਨ 


131 


ਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨਵਾਚੀ ਵਾਕਾਂ ਵਿੱਚ ਬੁਲਾਰਾ ਦੂਸਰੇ ਵਿਅਕਤੀ 
ਤੋਂ ਨਿਸ਼ਚਿਤ ਸੰਖਿਆ ਵਾਲੇ ਉਤਰ ਦੀ ਮੰਗ ਨਹੀਂ ਕਰਦਾ ਬਲਕਿ ਸੰਖਿਆ ਦੀ ਗਿਏਤੀ ਦਾ 
ਅੰਦਾਜਾ ਹੀ ਲਗਾਉਈ ਚਾਹੁੰਦਾ ਹੈ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਅਜਿਹੇ ਵਾਕਾਂ ਵਿੱਚ 
ਬੁਲਾਰਾ ਨਿਸ਼ਚਿਤ ਸੰਖਿਆ ਸੂਚਨਾਸੂਚਕ ਸ਼ਬਦਾਂ ਤੋਂ ਬਾਅਦ “ਕ” ਦੀ ਵਰਤੋਂ ਕਰਦਾ ਹੈ। 
ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚੀ ਸ਼ਬਦਾਂ ਦੀ ਵਰਤੋਂ ਨਿਮਨ ਅਨੁਸਾਰ ਹੁੰਦੀ ਹੈ: 
37. ਥੋਡੀ ਬਾਰੀ ਕਿੰਨਮਂ ਕ ਨੰਬਰ ਤੇ ਐ? 


੧1੦01 0811 11੧੬ ॥॥ਰੈਂ9੪। ੧੬ ੬? 


38. ਕਿੰਨੇ ਕ ਖਡਾਰੀ ਅਜੇ ਬੀ ਬਾਹਰ ਤੀ? 


(1੬  ॥੩03।। ੩੬ 01 081੧1? 
39. ਤੋਂ ਕਿੰਨੀ ਕ ਬਾਰੀ ਧਨੋਲੇ ਦੀ ਮੰਡੀ ਦੇਖੀ ਐ? 


੧੬ 011 ॥ 0311 ੧੪੦1੬ 01 ।ਗਰੈਂ 1 0੬01 ੬. 


ਅਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦਾਂ ਦਾ ਵਾਕ ਵਿੱਚ ਕੋਈ 
ਨਿਸ਼ਚਿਤ ਸਥਾਨ ਨਹੀਂ ਹੁੰਦਾ। ਜਿਸ ਨਾਂਵ ਸ਼ਬਦ ਦੀ ਸੰਖਿਆ ਦਾ ਪਤਾ ਕਰਨਾ ਹੁੰਦਾ ਹੈ, 
ਉਸਤੋਂ ਪਹਿਲਾਂ ਜਾਂ ਬਾਅਦ ਵਿੱਚ ਕਿੱਤੇ ਵੀ ਵਿਚਰ ਸਕਦੇ ਹਨ। 
4.1.1.1.1.8. ਪੜਨਾਵੀਂ ਸੂਚਨਾਸੂਚਕ ਪ੍ਰਸ਼ਨ 

ਡਾ. ਬਲਦੇਵ ਸਿੰਘ ਚੀਮਾਂ (2005:74) ਅਨੁਸਾਰ ਪੜਨਾਵੀਂ ਸੂਚਨਾਸੂਚਕ 
ਪ੍ਰਸ਼ਨਵਾਚੀ ਵਾਕਾਂ ਤੋਂ ਭਾਵ ਅਜਿਹੇ ਵਾਕਾਂ ਤੋਂ ਹੈ, ਜਿਸ ਦਾ ਉਤਰ ਪੜਨਾਵੀਂ ਸੂਚਕ ਨਾਂਵ ਜਾਂ 
ਪੜਨਾਂਵ ਸ਼ਬਦਾਂ ਰਾਹੀਂ ਦਿੱਤਾ ਜਾਂਦਾ ਹੈ। ਇਸ ਉਪਵਰਗ ਦੇ ਵਾਕਾਂ ਵਿੱਚ ਪ੍ਰਸ਼ਨਵਾਚੀ ਸ਼ਬਦ- 
ਤੱਤ ਆਉਂਦੇ ਹਨ। ਮਲਵਈ ਉਪਭਾਸ਼ਾ ਵਿੱਚ ਪੜਨਾਵੀਂ ਸੂਚਨਾਸੂਚਕ ਪ੍ਰਸ਼ਨਵਾਚੀ ਸ਼ਬਦਾਂ ਦੀ 
ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ ਹੈ: 

40. ਬਿਗਾਨੇ ਥਾਂ ਨੂੰ ਕੈਣ ਪੱਧਰਾ ਕਰਦੈ? 


01£311€ ੧03 ੧0 >। ੭੩੦੩੩ ੩੩੦੬? 


41. ਕੀਹਨੇ ਬੇਚੀ ਐ ਬੁਰੀ ਮ੍ਹੇਂਸ। 


132 


(1੧੬ 0੬61 ੬ 00।1। ।੧੬5? 


42. ਇਸ ਬਾਰੀ ਸਰਪੰਚ ਕਿਹਨੂੰ ਬਨਾਉਈ? 


|5 9311 53੩06 110 031801੧੬? 


43. ਕਿਹੜੇ ਲੋਕ ਆਏ ਤੀ। 


(੧੬ ।6॥ ੩੬ ੧? 


44. ਤੈਂ ਕਿਹੜਾ ਨੋਕਰ ਰੱਖਿਐ। 


੧੬ 0੧੩ ।>੩॥ ੩੧੧1੬? 


45. ਕਿਹੜੀ ਕੁੜੀ ਜਿੱਤੀ ਐ? 


੧1 ੧0੧1 ]੧੧ ੬? 


46. ਥੰਡੇ ਨਾਲ ਲੱਗਮਾਂ ਘਰ ਕੀਹਦੈ? 


੧1੦੦੬ ।੧੩। 1੪੬£।॥ਰੈਂ ੮੪ 0੬2? 


47. ਪਾਲਿਆ ਇਸ ਬਾਰ ਕਿਹਦੇ ਨਾਲ ਸੀਰੀ ਰਲਿਐ? 


[031੦੩ 15 938 010੦।3151।1।ਰ11੬2? 


48. ਸੋਡਾ ਜਮਾਈ ਕੀ ਐ? 


5003 ]3।131 1 ੬? 


4.1.1.2. ਪ੍ਰਸ਼ਨਸੂਚਕ ਸ਼ਬਦ ਰਹਿਤ ਪ੍ਰਸ਼ਨਵਾਚਕ ਵਾਕ 
ਪ੍ਰਸ਼ਨਸੂਚਕ ਸ਼ਬਦ ਰਹਿਤ ਪ੍ਰਸ਼ਨਵਾਚਕ ਵਾਕ ਤੋਂ ਭਾਵ ਅਜਿਹੇ ਵਾਕਾਂ ਤੋਂ ਹੈ ਜਿਨ੍ਹਾਂ 
ਵਿੱਚ ਕੋਈ ਪ੍ਰਸ਼ਨ ਸੂਚਨਾਸੂਚਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੁੰਦੀ ਹੈ। ਅਜਿਹੇ ਪ੍ਰਸ਼ਨਾਂ 
ਨੂੰ ਵਕਤਾ ਆਪਏ ਉਚਾਰ ਲਹਿਜੇ ਨਾਲ ਸਾਧਾਰਨ ਵਾਕਾਂ ਤੋਂ ਪ੍ਰਸ਼ਨਵਾਚਕ ਵਾਕਾਂ ਵਿੱਚ 
ਤਬਦੀਲ ਕਰਦਾ ਹੈ। ਅਜਿਹੇ ਵਾਕਾਂ ਨੂੰ ਵਕਤੇ ਦੀ ਉਤਸੁਕਤਾ ਦੇ ਆਧਾਰ ਤੇ ਤਿੰਨ ਭਾਗਾਂ 
ਵਿੱਚ ਵੰਡਿਆ ਜਾ ਸਕਦਾ ਹੈ: 
4.1.1.2.1. ਪੁਸ਼ਟੀ ਸੂਚਨਾਸੂਚਕ ਸ਼ਬਦ ਰਹਿਤ ਪ੍ਰਸ਼ਨ 
ਪੁਸ਼ਟੀ ਸੂਚਨਾਸੂਚਕ ਪ੍ਰਸ਼ਨਵਾਚਕ ਵਾਕ ਅਜਿਹੇ ਹੁੰਦੇ ਹਨ ਜਿਨ੍ਹਾਂ ਰਾਹੀ ਵਕਤੇ ਦੀ 
ਉਤਸੁਕਤਾ ਆਪਈ ਜਾਏਕਾਰੀ ਦੀ ਪੁਸ਼ਟੀ ਕਰਨ ਦੀ ਹੁੰਦੀ ਹੈ। ਅਜਿਹੇ ਪ੍ਰਸ਼ਨਾਂ ਦੇ ਉਤਰ 


ਦੂਸਰਾ ਵਿਅਕਤੀ ਹਾਂ ਜਾਂ ਨਾਂਹ ਵਿੱਚ ਵੀ ਦੇ ਸਕਦਾ ਹੈ ਅਤੇ ਵਿਸਤਾਰ ਨਾਲ ਵੀ। ਮਲਵਈ 


133 


ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚਕ ਵਾਕਾਂ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ ਵਿੱਚ ਹੁੰਦੀ 


ਹੈ: 


49. 


50. 


51. 


52. 


53. 


54. 


ਹੱਟੀ ਆਲੇ ਨਾਲ ਤੋਰੀ ਲਿਹਾਜ ਐ? 


॥੪171। ੩1੬ ੩ ੧€।। 11੧੩] ੬? 


ਐਂ ਥੋਡੇ ਆਂਗੂੰ ਫੈਸਲੇ ਨਿਬੜਦੇ ਹੁੰਦੇ ਐ? 


੬ ੧1੦0੬ ਰੈਂ£0ੈਂ 0੬51੬ ।103੧੦੦੦ 100੦ ੬? 


ਦਿਆਲੋ ਭਾਈ , ਪੰਜ-ਸੱਤ ਰੋਟੀਆਂ ਜੋਗਾ ਆਟਾ ਹੈਗਾ? 


01316 ਹਰੈ 061-5311।611।3 10੬3 313 ।1੬ਇ3? 


ਬੇ ਤੁਸੀਂ ਖਾ ਲੀ ਰੋਟੀ, ਇਲਤੀਉ? 


0ਫ ੧051 0॥0੩1॥੦1। 11੪੧੮? 


ਤੂੰ ਉਹ ਉਪਲ ਆਲੇ ਭੰਤੇ ਦੀ ਗੱਲ ਕਰਦਾ ਹੋਮੇਂਗਾ, ਮੇਰੀ ਸਮਝ “ਚ? 


੧0 0 0031 31੬ 0੩੧੦ 0। ਟਰ ੪੩੦੩ 10੬੬3 ।੧੦।1 5311੩] 62 


ਬਾਪੂ ਜੇ ਭੁੱਖ ਲੱਗੀ ਐ ਤਾਂ ਰੋਟੀ ਹੁਏ ਪਕਾ ਦਿਆਂ? 


0800 ]€ 20001 13੬੬ ੬ ੧3 10੧੧੬ 1੦11੩ ਹ01ਰੈਂ? 


4.1.1.2.2. ਅਸਹਿਮਤੀ ਸੂਚਨਾਸੂਚਕ ਸ਼ਬਦ ਰਹਿਤ ਪ੍ਰਸ਼ਨ 


ਅਸਹਿਮਤੀ ਸੂਚਨਾਸੂਚਕ ਸ਼ਬਦ ਰਹਿਤ ਪ੍ਰਸ਼ਨਵਾਚਕ ਵਾਕ ਅਜਿਹੇ ਹੁੰਦੇ ਹਨ, 


ਜਿਨ੍ਹਾਂ ਰਾਹੀ ਵਕਤਾ ਦੂਸਰੇ ਵਿਅਕਤੀ ਤੋਂ ਆਪਏ ਨਾਲ ਅਸਹਿਮਤੀ ਦੀ ਉਮੀਦ ਕਰਦਾ ਹੈ। 


ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚਕ ਵਾਕਾਂ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ 


ਵਿੱਚ ਹੁੰਦੀ ਹੈ: 


55. 


56. 


57. 


ਕੋਈ ਨਬੇੜਾ ਨਾਂ ਹੋਇਆ? 


੦1 ੧੪0੧੩ ॥ਕ 16੦13? 


ਕੋਈ ਦੁਆਈ ਖਾਏ-ਖੂਏ ਆਸਤੇ ਤਾਂ ਨੂ ਦੇਈ ਮੈਨੂੰ? 


੦1 0031 13।੧-610। ੩5੧ ੧3 ।1 0੬ 1੧੬10? 
ਥੋਨੂੰ ਕਿਸੇ ਛੁਡਾਇਆ ਨਾਂ? 


੧੧੦।0 (15੦ 61੩0313 ੧3? 


4.1.1.2.3. ਸਹਿਮਤੀ ਸੂਚਨਾਸੂਚਕ ਸ਼ਬਦ ਰਹਿਤ ਪ੍ਰਸ਼ਨ 


134 


ਸਹਿਮਤੀ ਸੂਚਨਾਸੂਚਕ ਸ਼ਬਦ ਰਹਿਤ ਪ੍ਰਸ਼ਨਵਾਚਕ ਵਾਕ ਅਜਿਹੇ ਹੁੰਦੇ 
ਹਨ, ਜਿਨ੍ਹਾਂ ਰਾਹੀ ਵਕਤਾ ਦੂਸਰੇ ਵਿਅਕਤੀ ਤੋਂ ਆਪਏ ਨਾਲ ਸਹਿਮਤੀ ਦੀ ਉਮੀਦ ਕਰਦਾ 
ਹੈ। ਮਲਵਈ ਉਪਭਾਸ਼ਾ ਵਿੱਚ ਅਜਿਹੇ ਪ੍ਰਸ਼ਨਵਾਚਕ ਵਾਕਾਂ ਦੀ ਵਰਤੋਂ ਨਿਮਨ ਪ੍ਰਕਾਰ ਦੇ ਵਾਕਾਂ 
ਵਿੱਚ ਹੁੰਦੀ ਹੈ: 
58. ਹੁਏ ਬਸਦੇ ਰਸਦੇ ਘਰ ਛੱਡ ਕਿ ਕਿਧਰ ਉਠ-ਜਾਂ-ਗੇ, ਹੈਂ? 


101੧ 08530 ੪5੪੦੦ ੪ “੧੪29 ॥110ਰ10711-1ਰ-2ਟ, 1੬? 


59. ਮੈਂ ਹੋ ਆਮਾਂ ਕੇਰਾਂ ਉਧਰ, ਹੈਂ? 


1੧੬ ॥੦ 3।॥3ੈਂ ੦।ਰੈਂ 003, 1੬? 


60. ਪੁੱਤ ਕੋਈ ਕੰਮ ਤੀ, ਹੈਂ? 


00੧੧ €੦। 31੧1, 
61. ਸਾਰਿਆਂ ਨੇ ਈ ਹੜਤਾਲ ਕੀਤੀ ਹੁੰਦੀ ਐ, ਹੈਂ ਭੈਏ? 


53।।ਰੈਂ ੧੬ | ॥੪੧੧੩| 61੧ 1001 ੬, ।੬ 0੬੧੦? 
62. ਪੁੱਤ ਮਖਿਆ ਅੱਜ ਐਡੀ ਛੇਤੀ ਖੇਤੋਂ ਮੁੜ ਪਿਆ? 


[04੧੧ 11113 ੩]] ੬01 “੧੬੧1 (੧੬੧6 ॥੧0੧ 013? 


4.1.2. ਆਦੇਸ਼ਾਤਮਕ ਵਾਕ 

ਆਦੇਸ਼ਾਤਮਕ ਵਾਕਾਂ ਦਾ ਸੰਬੰਧ ਹੁਕਮ ਦੀ ਪਾਲਈਾ ਨਾਲ ਜੁੜਿਆ ਹੁੰਦਾ ਹੈ, 
ਭਾਵ ਆਦੇਸ਼ਾਤਮਕ ਵਾਕ ਉਹ ਹੁੰਦੇ ਹਨ ਜਿਨ੍ਹਾਂ ਦਾ ਪ੍ਰਤੀਕਰਮ ਕਿਸੇ ਕਾਰਜ ਵਿੱਚ ਹੁੰਦਾ ਹੈ। 
ਇਹਨਾਂ ਵਾਕਾਂ ਵਿੱਚ ਕਰਤਾ ਦੀ ਆਮ ਤੌਰ 'ਤੇ ਅਈਹੋਂਦ ਹੁੰਦੀ ਹੈ। ਇਹਨਾਂ ਵਾਕਾਂ ਵਿੱਚ ਕੇਵਲ 
ਆਗਿਆਬੋਧਕ ਤੇ ਇੱਛਾਬੋਧਕ ਕਿਰਿਆਵਾਂ ਆਉਂਦੀਆਂ ਹਨ। ਆਦੇਸ਼ਾਤਮਕ ਵਾਕਾਂ ਵਿੱਚ ਵਕਤੇ 


ਨੂੰ ਇਹ ਚੋ ਪ੍ਰਾਪਤ ਨਹੀਂ ਕਿ ਉਹ ਕਿਰਿਆ ਦੇ ਭੂਤਕਾਲੀ ਰੂਪ ਦੀ ਵਰਤੋਂ ਕਰ ਸਕੇ। ਵਕਤੇ 


(2= 


ਹਮੇਸ਼ਾਂ ਕਿਰਿਆ ਦਾ ਗੈਰ-ਭੂਤਕਾਲੀ ਰੂਪ ਹੀ ਵਰਤਾ ਪੈਂਦਾ ਹੈ, ਕਿਉਂਕਿ ਵਕਤਾ ਕਿਸੇ 


ਬੀਤ ਚੁੱਕੇ ਸਮੇਂ ਵਿੱਚ ਕੰਮ ਕਰਨ ਦਾ ਆਦੇਸ਼ ਜਾਂ ਹੁਕਮ ਨਹੀ ਦੇ ਸਕਦਾ। ਕਿਰਿਆ ਦਾ 


02= 


ਭੂਤਕਾਲੀ ਰੂਪ ਵਰਤਣ ਨਾਲ ਆਦੇਸ਼ਾਤਮਕ ਵਾਕ ਪ੍ਰਸ਼ਨਵਾਚੀ ਵਾਕ ਜਾਂ ਬਿਆਨੀਆਂ ਵਾਕ 


135 


ਵਿੱਚ ਤਬਦੀਲ ਹੋ ਜਾਂਦਾ ਹੈ। ਕਿਰਿਆ ਵਾਕੰਸ਼ ਦੇ ਪੱਧਰ ਤੇ ਕਾਲ ਤੋਂ ਬਿਨ੍ਹਾਂ ਇਕ ਹੋਰ ਗੈਏ 
ਕਾਲ ਦਾ ਪ੍ਰਬੰਧ ਵੀ ਹੁੰਦਾ ਹੈ, ਜਿਸ ਲਈ ਸ਼ਬਦ ਕਿਰਿਆ ਦਾ ਪੂਰਨ ਜਾਂ ਅਪੂਰਨ ਪੱਖ 
ਵਰਤਿਆ ਜਾਂਦਾ ਹੈ। ਡਾ. ਪਰਮਜੀਤ ਸਿੰਘ ਢੀਂਗਰਾ (2010:37) ਅਨੁਸਾਰ ਵਕਤਾ 
ਆਦੇਸ਼ਾਤਮਕ ਵਾਕਾਂ ਵਿੱਚ ਪੂਰਨ ਪੱਖ ਵਾਲੇ ਵਾਕਾਂ ਦੀ ਵਰਤੋਂ ਨਹੀਂ ਕਰ ਸਕਦਾ, ਉਹ 
ਸਿਰਫ਼ ਕਿਰਿਆ ਦੇ ਅਪੂਰਨ ਪੱਖ ਦੀ ਵਰਤੋਂ ਕਰ ਸਕਦਾ ਹੈ। ਜੋ ਕਾਰਜ ਮੁਕੰਮਲ ਹੋ ਚੁੱਕਾ 
ਹੈ ਵਕਤਾ ਉਸਦੀ ਲਈ ਆਗਿਆ ਜਾ ਆਦੇਸ਼ ਨਹੀਂ ਦੇ ਸਕਦਾ। ਕਾਰਜ ਦੇ ਆਧਾਰ “ਤੇ 
ਮਲਵਈ ਉਪਭਾਸ਼ਾ ਦੇ ਆਦੇਸ਼ਾਤਮਕ ਵਾਕਾਂ ਨੂੰ ਨਿਮਨ ਅਨੁਸਾਰ ਤਿੰਨ ਭਾਗਾਂ ਵਿੱਚ ਵੰਡਿਆ 
ਜਾ ਸਕਦਾ ਹੈ; 
4.1.2.1. ਹੁਕਮਵਾਚਕ ਆਦੇਸ਼ਾਤਮਕ ਵਾਕ 

ਹੁਕਮਵਾਚਕ ਆਦੇਸ਼ਾਤਮਕ ਵਾਕ ਤੋਂ ਭਾਵ ਅਜਿਹੇ ਵਾਕਾਂ ਤੋਂ ਜਿਸ ਵਿੱਚ ਵਕਤਾ 
ਮੱਧਮ ਪੁਰਖ ਨੂੰ ਕੋਈ ਕਾਰਜ ਕਰਨ ਦਾ ਹੁਕਮ ਦਿੰਦਾ ਹੈ। ਡਾ. ਪਰਮਜੀਤ ਸਿੰਘ 
ਢੀਗਰਾ (2010:37) ਅਨੁਸਾਰ ਹੁਕਮਵਾਚਕ ਵਾਕ ਦਾ ਸਭ ਤੋਂ ਮਹੱਤਵਪੂਰਨ ਲੱਛਣ ਇਸ 
ਦਾ ਨਿੱਜਵਾਚਕ ਮੱਧਮ ਪਰਖ ਪੜਨਾਂਵ ਹੈ, ਭਾਵੇਂ ਇਹ ਅਪ੍ਰਗਟ ਰੂਪ ਵਿੱਚ ਹੋਵੇ ਜਾਂ ਪ੍ਰਗਟ 
ਰੂਪ ਵਿੱਚ। ਵਿਸ਼ਾ ਭਾਵੇਂ ਅਪ੍ਰਗਟ ਹੋਵੇ ਪਰ ਕਿਰਿਆ ਦਾ ਵਚਨ ਤੇ ਪੁਰਖ ਮੱਧਮ ਪੁਰਖ ਨਾਲ 
ਹੀ ਮੇਲ ਖਾਂਦਾ ਹੈ। ਕਿਰਿਆ ਦੇ ਵਚਨ ਦਾ ਸੰਬੰਧ ਸਰੋਤਿਆ ਦੀ ਗਿਝਤੀ ਤੇ ਨਿਰਭਰ ਕਰਦਾ 
ਹੈ ਕਿ ਵਕਤਾ ਇਕਵਚਨ ਜਾਂ ਬਹੁਵਚਨ ਨੂੰ ਕਾਰਜ ਕਰਨ ਦਾ ਹੁਕਮ ਦੇ ਰਿਹਾ ਹੈ। ਦੂਸਰਾ 
ਮਲਵਈ ਉਪਭਾਸ਼ਾ ਵਿੱਚ ਬਹੁਵਚਨ ਦੀ ਵਰਤੋਂ ਆਦਰ ਦਰਸਾਉਣ ਲਈ ਵੀ ਕੀਤੀ ਜਾਂਦੀ ਹੈ, 
ਪਰ ਹਥਲੇ ਖੋਜ-ਕਾਰਜ ਵਿੱਚ ਅਜਿਹੇ ਵਾਕਾਂ ਨੂੰ ਆਦਰਵਾਚਕ ਆਦੇਸ਼ਾਤਮਕ ਵਾਕਾਂ ਵਿੱਚ 
ਵਿਚਾਰਿਆ ਗਿਆ ਹੈ। ਮਲਵਈ ਉਪਭਾਸ਼ਾ ਵਿੱਚ ਮਿਲਦੇ ਹੁਕਮਵਾਚੀ ਅਦੇਸ਼ਾਤਮਕ ਵਾਕਾਂ ਦੀ 
ਵਰਤੋਂ ਨਿਮਨ ਪ੍ਰਕਾਰ ਵਾਕਾਂ ਦੇ ਵਿੱਚ ਹੁੰਦੀ ਹੈ: 

1. ਮੇਰੇ ਜਿਉਂਦਿਆਂ ਜਿਉਂਦਿਆਂ ਏਸ ਸੰਦੂਕ ਨੂੰ ਹੱਥ ਨਾ ਲਾਈ। (ਨਾਂਹਵਾਚਕ) 
1੧੬1੬ 10013 0013 ੬5 5600੬ ॥0 1੩੧੧੧ ॥5 11. 


136 


2. ਪਤੰਦਰ ਦਿਆ ਹੁਏ ਖੇਡਣ ਨਾਂ ਜਾਈ। (ਨਾਂਹਵਾਚਕ) 


[0੩੧5੪ 013 101 01੧23।੧॥8 ]81. 
3. ਲੈ ਅਨਿਆਨੀ ਦੇ ਚੌਲ ਤੇ ਅਠਿਆਨੀ ਦੀ ਸਕਰ ਲੈ ਆ। 


!੬ ੪1੧81 >।੧੬੪॥1੩॥। 0 53੩1੬ ੩. 


4. ਮੇਰੀ ਮੜ੍ਹੀ ਮੇਰੀ ਟਾਹਲੀ ਹੇਠ ਬਈਾਈ। 


।€।। 1੧੩੧ ।੧੦।।13। ੧੬11 03੧81. 


5. ਵੇ ਦੜਾਕਿਆ ਥੋੜਾ ਕਰ। 


੪੦ 0੧313 1003 ਰ।. 


6. _ਆ ਬਲਦਾਂ ਨੂੰ ਪਾਈ ਦਿਖਾ ਉਏ। 


3 08108 ।੧0ਂ 0੩੧1 011੩ ੦0. 


4.1.2.2. ਬੇਨਤੀਵਾਚਕ ਆਦੇਸ਼ਾਤਮਕ ਵਾਕ 

ਬੇਨਤੀਵਾਚਕ ਆਦੇਸ਼ਾਤਮਕ ਵਾਕ ਤੋਂ ਭਾਵ ਅਜਿਹੇ ਵਾਕ ਤੋਂ ਹੈ ਜਿਸ ਵਿੱਚ 
ਵਕਤਾ ਮੱਧਮ ਪੁਰਖ ਨੂੰ ਕੋਈ ਕਾਰਜ ਕਰਨ ਲਈ ਹੁਕਮ ਨਹੀਂ ਦਿੰਦਾ ਬਲਕਿ ਬੇਨਤੀ ਕਰਦਾ 
ਹੈ। ਅਜਿਹੇ ਵਾਕਾਂ ਵਿੱਚ ਮੱਧਮ ਪੁਰਖ ਪੜਨਾਵ ਦਾ ਵਚਨ ਜ਼ਿਆਦਾਤਰ ਬਹੁਵਚਨੀ ਰੂਪ ਹੀ 
ਵਰਤਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਮਿਲਦੇ ਬੇਨਤੀਵਾਚਕ ਅਦੇਸ਼ਾਤਮਕ ਵਾਕਾਂ ਦੀ 
ਵਰਤੋਂ ਨਿਮਨ ਅਨੁਸਾਰ ਵਿੱਚ ਹੁੰਦੀ ਹੈ: 


7. ਕੋਈ ਆਬਦੇ ਦਿਉਰ ਦਾ ਬੀ ਬੰਨੂ-ਸੁਭ ਕਰਾ ਦਿੰਦੀ, ਧੀਏ। 


੦। 30੩੦ 010। ੪੩ 01 061੩1-50400 (੩।੩ 010, ੧. 
8. ਕੁੜੇ ਥੋੜੀ ਸੱਕਰ ਈ ਦੇ ਦਿੰਦੀ। 


(੧੬ ੧੧੦0। 5੩੩॥1000.. 


4.1.2.3. ਆਦਰਵਾਚਕ ਆਦੇਸ਼ਾਤਮਕ ਵਾਕ 
ਆਦਰਵਾਚਕ ਆਦੇਸ਼ਾਤਮਕ ਵਾਕਾਂ ਤੋਂ ਭਾਵ ਅਜਿਹੇ ਵਾਕਾਂ ਤੋਂ ਹੈ ਜਿਨ੍ਹਾਂ ਵਾਕਾਂ ਦੀ 
ਵਰਤੋਂ ਸਮੇਂ ਵਕਤਾ ਵਾਕ ਵਿੱਚ ਮੱਧਮ ਪੁਰਖ ਪ੍ਰਤੀ ਆਦਰ ਪ੍ਰਗਟ ਕਰਦਾ ਹੈ। ਜੇਕਰ ਇਕੋ 


ਵਿਅਕਤੀ ਲਈ ਬਹੁਵਚਨ ਪੜਨਾਂਵ ਤੇ ਕਿਰਿਆ ਰੂਪ ਵਰਤਿਆ ਜਾਵੇ ਤਾਂ ਵਾਕ ਆਦਰਵਾਚਕ 


137 


ਹੋ ਜਾਂਦਾ ਹੈ। ਡਾ. ਪਰਮਜੀਤ ਸਿੰਘ ਢੀਂਗਰਾ (2010:23) ਅਨੁਸਾਰ ਆਦਰ ਭਾਵਨਾ ਤੇ 
ਪੜਨਾਂਵ ਦੇ ਬਹੁਵਚਨੀ ਰੂਪਾਂ ਦੇ ਪੂਰੇ ਪੂਰੇ ਅਧਿਐਨ ਲਈ ਵਾਕ ਦੇ ਉਚਾਰਨ, ਪ੍ਰਸੰਗ, 
ਵਕਤੇ ਅਤੇ ਸਰੋਤੇ ਦੇ ਪਰਸਪਰ ਸੰਬੰਧ, ਸਮਾਜਿਕ/ਰਾਜਨੀਤਕ/ਆਰਥਕ ਰੁਤਬਾ ਅਤੇ 
ਸਥਿਤੀ, ਵਕਤੇ ਅਤੇ ਸਰੋਤੇ ਦਾ ਇਕ ਦੂਸਰੇ ਪ੍ਰਤੀ ਵਤੀਰਾ ਅਨੇਕਾਂ ਦ੍ਰਿਸ਼ਟੀਕੋਣ ਸਾਹਮਏ 
ਰੱਖਏ ਪੈਂਦੇ ਹਨ। ਮਲਵਈ ਉਪਭਾਸ਼ਾ ਵਿੱਚ ਮਿਲਦੇ ਆਦਰਵਾਚਕ ਅਦੇਸ਼ਾਤਮਕ ਵਾਕਾਂ ਦੀ 
ਵਰਤੋਂ ਨਿਮਨ ਅਨੁਸਾਰ ਹੁੰਦੀ ਹੈ: 

9. ਬਾਪੂ ਤੁਸੀ ਭੰਤੇ ਕੰਨੀ ਜਾ ਆਉਂਦੇ। 


0320 ੧051 ੩੧੧੬ ॥ਰੈ।। ]੩ 300. 


4.1.3. ਨਕਾਰਾਤਮਿਕ ਵਾਕ 

ਜਿਸ ਤਰ੍ਹਾਂ ਮਨੁੱਖ ਆਪਏ ਭਾਵਾਂ ਨੂੰ ਦੱਸਣ ਲਈ ਸ਼ਬਦਾ/ਵਾਕਾਂ ਦਾ ਇਸਤੇਮਾਲ 
ਕਰਦਾ ਹੈ ਉਸੇ ਤਰ੍ਹਾਂ ਦੂਸਰੇ ਦੇ ਭਾਵਾਂ ਨੂੰ ਸ਼ਬਦਾਂ/ਵਾਕਾਂ ਨਾਲ ਹੀ ਸਵੀਕਾਰਦਾ ਜਾਂ ਨਕਾਰਦਾ 
ਹੈ। ਜਿਨ੍ਹਾਂ ਵਾਕਾਂ ਦਾ ਪ੍ਰਯੋਗ ਮਨੁੱਖ ਦੂਸਰੇ ਦੇ ਭਾਵਾਂ ਨੂੰ ਨਕਾਰਨ ਲਈ ਕਰਦਾ ਹੈ ਅਜਿਹੇ 
ਵਾਕਾਂ ਨੂੰ ਨਕਾਰਾਤਮਿਕ ਵਾਕ ਆਖਿਆ ਜਾਂਦਾ ਹੈ। ੧੩੧੩ (3੧੯ ੭੬੧1॥੦੦੧ 
(2006:19) ਅਨੁਸਾਰ ਇਕ ਸਾਧਾਰਨ ਵਾਕ ਨੂੰ ਨਕਾਰਾਤਮਿਕ ਵਾਕ ਬਣਾਉ ਲਈ 
ਵਾਕਾਤਮਕ, ਰੂਪ-ਵਿਗਿਆਨਿਕ ਅਤੇ ਮੂਲ ਨਕਾਰਾਤਮਿਕ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ 
ਹੈ। ਇਕ ਸਾਧਾਰਨ ਵਾਕ ਨੂੰ ਵਾਕਾਗਤ ਨਕਾਰਾਤਮਿਕ ਵਾਕ ਬਵਾਉਇ ਲਈ ਨਾਂਹਵਾਚਕ 
ਸ਼ਬਦਾਂ ਰਾਹੀ ਨਕਾਰਾਤਮਿਕ ਵਾਕ ਬਣਾਇਆ ਜਾਂਦਾ ਹੈ। ਇਸ ਨੂੰ ਵਾਕਗਤ ਨਕਾਰਾਤਮਿਕਤਾ 
ਕਿਹਾ ਜਾਂਦਾ ਹੈ। ਰੂਪ ਵਿਗਿਆਨਿਕ ਪੱਧਰ ਤੇ ਵਾਕ ਨੂੰ ਨਕਾਰਾਤਮਿਕ ਬਣਾਉਣ ਲਈ ਵਾਕ 
ਵਿੱਚਲੇ ਜਿਸ ਸ਼ਬਦ ਨੂੰ ਨਕਾਰਨਾ ਹੁੰਦਾ ਹੈ ਉਸ ਨਾਲ ਨਕਾਰਾਤਮਿਕ ਅਗੈਤਰ ਜਾਂ ਪਿਛੇਤਰ 
ਜੋੜਿਆ ਜਾਂਦਾ ਹੈ। ਇਕ ਸਾਧਾਰਨ ਵਾਕ ਨੂੰ ਨਕਾਰਾਤਮਿਕ ਵਾਕ ਬਈਉਏ ਦਾ ਤੀਸਰਾ ਢੰਗ 


ਵਾਕ ਵਿੱਚ ਮੂਲ ਨਕਾਰਾਤਮਿਕ ਸ਼ਬਦ ਜੋੜ ਦਿੱਤਾ ਜਾਂਦਾ ਹੈ। ਜਿਸ ਨਾਲ ਸਾਧਾਰਨ ਵਾਕ 


138 


ਨਕਾਰਾਤਮਿਕ ਵਾਕ ਵਿੱਚ ਤਬਦੀਲ ਹੋ ਜਾਂਦਾ ਹੈ। ਅਸੀਂ ਆਪਏ ਅਧਿਐਨ ਦੌਰਾਨ 
ਨਕਾਰਾਤਮਿਕ ਵਾਕਾਂ ਨੂੰ ਨਿਮਨ ਅਨੁਸਾਰ ਤਿੰਨ ਸ੍ਰੋਈਆਂ ਵਿੱਚ ਵੰਡਿਆ ਹੈ। 
4.1.3.1. ਵਾਕਗਤ ਨਕਾਰਾਤਮਿਕਤਾ 

ਵਾਕਗਤ ਨਕਾਰਾਤਮਿਕਤਾ ਤੋਂ ਭਾਵ ਅਜਿਹੇ ਵਾਕਾਂ ਤੋਂ ਹੈ, ਜਿਨ੍ਹਾਂ ਵਾਕਾ ਨੂੰ 
ਨਕਾਰਾਤਮਿਕ ਵਾਕ ਬਣਾਉ ਲਈ ਨਾਂਹਸੂਚਕ ਨਕਾਰਾਤਮਿਕ ਸ਼ਬਦ ਵਰਤੇ ਗਏ ਹੁੰਦੇ ਹਨ। 
ਮਲਵਈ ਉਪਭਾਸ਼ਾ ਵਿੱਚ ਨੂ, ਨਹੀਂ, ਨਾਂ ਤੇ ਨਈਓਂ ਨਾਂਹਸੂਚਕ ਸ਼ਬਦ ਵਰਤੇ ਜਾਂਦੇ ਹਨ। 
ਨਾਂਹਸੂਚਕ ਸ਼ਬਦ ਅਜਿਹੀਆਂ ਸੁਤੰਤਰ ਇਕਾਈਆਂ ਹਨ ਜੋ ਸਾਧਾਰਨ ਵਾਕ ਨੂੰ ਨਕਾਰਾਤਮਿਕ 
ਵਾਕ ਬਣਾਉ ਦੇ ਸਮਰੱਥ ਹੁੰਦੀਆਂ ਹਨ। ਜਿਵੇਂ 


1. ਸੋਡਾ ਪਰੋਈ ਸਾਡੇ ਬੱਲ ਨੀਂ ਆਇਆ। 


5003 06੧੩ 532 0311111 313. 
2. ਸਾਡੇ ਮੁੰਡੇ ਮ੍ਰੈਸਾਂ ਨਹੀਂ ਚਾਰਦੇ। 

5੩0੬ ।੧0 9੬ ।੧੬5ਰੈ ।੩॥)' ੮੩੫੦. 
3. ਜੇ ਮੈਂ ਨਹਾਂ ਜਾਈ ਹੁੰਦਾ ਤੂੰ ਬਗ ਜਾਂਦਾ। 

1੬ ।੧੬ ॥5 ]8।੧੩ 1003 ੧0 08੬ ]8ੈ0੩. 
4. ਸਾਡਾ ਬਰਸੀਨ ਨ੍ਹਾਂ ਬੱਡੋ | 


6308 98151।। ੧8 00106. 


5. ਮੈਂ ਤਮਾਸ਼ਾ ਨਈਓਂ ਦੇਖਿਆ। 


11੬ ੧੩॥੧3੩5੩ ੪੩16 00113. 


6. ਉਹਨੇ ਥੋਡੇ ਬੱਲ ਨਈਉਂ ਆਉਈ। 


011੬ ੧੧੦2 0311 ੧੪16 80। 
ਉਪਰੋਕਤ ਵਾਕਾਂ (!:-6) ਵਿੱਚ ਨੂ, ਨਹੀਂ, ਨਾਂ ਅਤੇ ਨਹੀਉਂ ਨਕਾਰਾਤਮਿਕ 


ਸ਼ਬਦ ਵਰਤੇ ਗਏ ਹਨ। ਮਲਵਈ ਉਪਭਾਸ਼ਾ ਵਿੱਚ ਵਰਤੇ ਗਏ ਨਕਾਰਾਤਮਿਕ ਸ਼ਬਦਾਂ ਦੀ 
ਆਪਸ ਵਿੱਚ ਸਥਾਨ ਬਦਲੀ ਸੰਭਵ ਨਹੀਂ ਹੈ। ਅਜਿਹਾ ਕਰਨ ਨਾਲ ਵਾਕ ਅਵਿਆਕਰਨਿਕ ਜਾਂ 


ਅਰਥ ਪਰਿਵਰਤਨ ਹੋ ਜਾਂਦਾ ਹੈ। 


139 


7. ਸਾਡੇ ਮੁੰਡੇ ਮ੍ਰੱਸਾਂ ਨੂਂ ਚਾਰਦੇ। 


630੬ ।੧0 0੬ ।੧੬5ਰੈਂ ੧8 ੮੩੦੬. 


8. ਸੋਡਾ ਪਰੋਈ ਸਾਡੇ ਬੱਲ ਆਇਆ। 


5003 [030੧੩ 532੦ 0311 313 


9. ਸਾਡਾ ਬਰਸੀਨ ਨਹੀਂ ਬੱਡੋ। 
5੩0੩ 03151।। ।੧੩॥# 03000. 

ਉਪਰੋਕਤ ਵਾਕਾਂ (8, 9) ਵਿੱਚ ਨਾਂਹਸੂਚਕ ਸ਼ਬਦ ਵਰਤੇ ਗਏ ਹਨ। ਵਾਕ (7) 
ਵਿੱਚ ਵਾਕ (2) ਵਿੱਚ ਵਰਤੇ ਗਏ ਨਾਂਹਸੂਚਕ “ਨਹੀਂ” ਦਾ ਜਗਾ ਨਾਂਹਸੂਚਕ ਸ਼ਬਦ 'ਨ੍ਹਾਂ” ਦਾ 
ਪ੍ਰਯੋਗ ਕਰਨ ਨਾਲ ਵਾਕ ਦਾ ਅਰਥ ਪਰਿਵਰਤਨ ਹੋ ਗਿਆ ਹੈ। ਇਸੇ ਤਰ੍ਹਾਂ ਵਾਕ (8) ਵਿੱਚ 
ਵਾਕ (4) ਵਿੱਚ ਵਰਤੇ ਗਏ ਨਾਂਹਸੂਚਕ 'ਨੂਹਾਂ' ਦਾ ਜਗਾ ਨਾਂਹਸੂਚਕ ਸ਼ਬਦ “ਨਹੀਂ” ਦਾ 
ਪ੍ਰਯੋਗ ਕਰਨ ਨਾਲ ਵਾਕ ਅਵਿਆਕਰਨਿਕ ਹੋ ਗਿਆ ਹੈ। 
4.1.3.2. ਰੂਪਗਤ ਨਕਾਰਾਤਮਿਕਤਾ 

ਰੂਪਗਤ ਨਕਾਰਾਤਮਿਕਤਾ ਤੋਂ ਭਾਵ ਵਾਕ ਵਿੱਚਲੇ ਜਿਸ ਸ਼ਬਦ ਨੂੰ ਨਕਾਰਨਾ ਹੋਵੇ ਉਸ 
ਨਾਲ ਨਕਾਰਾਤਮਿਕ ਅਗੇਤਰ ਜਾਂ ਪਿਛੇਤਰ ਜੋੜਿਆ ਜਾਂਦਾ ਹੈ। ਰੂਪ ਵਿਗਿਆਨ ਦੀ ਦ੍ਰਿਸ਼ਟੀ 
ਤੋਂ ਮਲਵਈ ਉਪਭਾਸ਼ਾ /ਅਨ/, /ਨ/, /ਅਈ/, /ਨਿਰ/, /ਕੁ/, /ਦੁਰ/, /ਬੈ/, 
/ਲਾ/, _/ਬਦ/ ਅਗੇਤਰ ਜੋੜੇ ਜਾਂਦੇ ਹਨ। ਇਹਨਾਂ ਦਾ ਪ੍ਰਯੋਗ ਵੱਖ-ਵੱਖ ਸ਼ਬਦਾਂ ਨੂੰ 
ਨਕਾਰਾਤਮਿਕ ਬਣਾਉ ਲਈ ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ। 

/ਅਈ/ ਅਗੈਤਰ ਜੁੜਨ ਲਾਲ ਬਈਦੇ ਨਕਾਰਾਤਮਿਕ ਸ਼ਬਦ 

ਬਿਆਰੀ 01311 ਅਏਬਿਆਰਹੀ _ ੪।੧੪6013॥। 

ਬਿਜਿਆ 0111੩ ਅਈਬਿਜਿਆ _ ੪੧੧੪੦1।੩ 


ਹੋਈ 1੦ ਅਈਹੋਈ ੪1੧੪ 1੦।੧ 


140 


/ਨ/ ਅਗੇਤਰ ਜੁੜਨ ਲਾਲ ਬਝਦੇ ਨਕਾਰਾਤਮਿਕ ਸ਼ਬਦ 


ਹਗਕਾ ॥੨॥ 0 €੨ ਨਹੱਕਾ [॥੨॥॥॥੨॥ € €੨ 
ਸਰਦ 11੩੩੦ ਨਮਰਦ [॥1੨॥॥॥॥੨॥੬੨॥੪ 
ਪੜ੍ਹ [0੩੧3 ਲਪੜ੍ਹ ।1੩0੩੧੩' 


/ਨਰ/ ਅਗੇਤਰ ਜੁੜਨ ਲਾਲ ਬਣਦੇ ਨਕਾਰਾਤਮਿਕ ਸ਼ਬਦ 


ਆਸ 35 ਨਵਾਸ [॥॥੨॥੬੨॥-" 
ਆਸਾ 35੩ ਨਵਾਸਾ 11੪।3੩53 
ਭੈਅ [0੬੩ ਨਰਭੈਅ ।1੪।੩0੬੩ 


/ਨਿਰ/ ਅਗੇਤਰ ਜੁੜਨ ਲਾਲ ਬਦਦੇ ਨਕਾਰਾਤਮਿਕ ਸ਼ਬਦ 
ਬੈਰ 0£।' ਨਿਰਬੈਰ 110੬1 
ਬਲ 031 ਨਿਰਬਲ 160੩1 


/ਭੁ/ ਅਗੇਤਰ ਜੁੜਨ ਲਾਲ ਬਦਦੇ ਨਕਾਰਾਤਮਿਕ ਸ਼ਬਦ 


ਦੇਸ 0੦5੩।੧ ਕੁਦੇਸਣ 00531 
ਬੇਲਾ 0੬13 ਕੁਬੇਲਾ 04013 
ਚੱਜ ੮੩1] ਕੁਚੱਜ 0੮੩11 
ਸੱਤ ੩੧੧ ਕੁਮੱਤ 018੧੯ 


/ਦੁਰ/ ਅਗੇਤਰ ਜੁੜਨ ਲਾਲ ਬਣਦੇ ਨਕਾਰਾਤਮਿਕ ਸ਼ਬਦ 
ਬਿਬਹਾਰ 01603113। ਦੁਰਬਿਬਹਾਰ ੪0।ਰ010313। 
ਦਸਾ 0੩53 ਦੁਰਦਸਾ 00130੩53 
/ਬੇ/ ਅਗੇਤਰ ਜੁੜਨ ਲਾਲ ਬਝਦੇ ਨਕਾਰਾਤਮਿਕ ਸ਼ਬਦ 

ਉੜਕ 0੨3੬ ਬੇਓੜਕ 00੧3੬ 


ਸ੍ਰਾਬਾ 53 03 ਬੇਸ੍ਹਾਬਾ 053 03 


141 


ਸਬਰਾ 6੩013 ਬੇਸਬਰਾ 05303।3 
ਸਹਾਰਾ 11813 ਬੇਮਹਾਰਾ 01133 


/ਲਾ/ ਅਗੇਤਰ ਜੁੜਨ ਲਾਲ ਬਝਦੇ ਨਕਾਰਾਤਮਿਕ ਸ਼ਬਦ 


ਲਾਜ 13] ਲਾਲਾਜ 181੩] 
ਬਾਰਸ 0335 ਲਾਬਾਰਸ 18303।੩5 
ਪਰਬਾਰ [੩੩031 ਲਾਪਰਬਾਰ 18੩303॥ 


/ਬਦ/ ਅਗੇਤਰ ਜੁੜਨ ਲਾਲ ਬਦਦੇ ਨਕਾਰਾਤਮਿਕ ਸ਼ਬਦ 


ਸਗਨੀ 5੩੬3111 ਬਦਸਗਨੀ 030353&3111 
ਦੁਆ 003 ਬਦਦੁਆ 00003 
ਸਲੂਕ 5੩106 ਬਦਸਲੂੰਕ 0035੩100 
ਨੀਤ ੧ ਬਦਨੀਤ 03੦੩।੧1੧ 


4.1.3.3. ਕੋਸ਼ਗਤ ਨਕਾਰਾਤਮਿਕਤਾ 
ਕੋਸ਼ਗਤ ਨਕਾਰਾਤਮਿਕਤਾ ਤੋਂ ਭਾਵ ਦੂਜੇ ਦੇ ਭਾਵਾਂ ਨੂੰ ਮੂਲ ਨਕਾਰਾਤਮਿਕ ਸ਼ਬਦ 

ਵਰਤ ਕੇ ਨਕਾਰਨ ਤੋਂ ਹੈ। ਕੁਝ ਕੋਸ਼ਕ ਸ਼ਬਦ ਅਜਿਹੇ ਹੁੰਦੇ ਹਨ ਜੋ ਆਪਏ ਆਪ ਵਿੱਚ 
ਨਕਾਰਾਤਮਿਕ ਹੁੰਦੇ ਹਨ, ਅਜਿਹੇ ਸ਼ਬਦਾਂ ਨੂੰ ਨਿਹਿਤ ਨਕਾਰਾਤਮਿਕ ਸ਼ਬਦ ਆਖਿਆ ਜਾਂਦਾ 
ਹੈ। ਅਜਿਹੇ ਸ਼ਬਦਾਂ ਦਾ ਪ੍ਰਯੋਗ ਸਰੋਤਾ ਵਕਤੇ ਦੁਆਰਾ ਕਹੀ ਗੱਲ ਵਿੱਚਲੇ ਕਰਤਾ ਨਾਂਵ, 
ਕਰਮ ਨਾਂਵ ਅਤੇ ਪੂਰਕ ਨਾਂਵ ਜਾਂ ਵਿਸ਼ੇਸ਼ਤਾ ਨੂੰ ਨਕਾਰਨ ਲਈ ਕਰਦਾ ਹੈ। ਮਲਵਈ 
ਉਪਭਾਸ਼ਾ ਵਿੱਚ ਵਰਤੇ ਜਾਂਦੇ ਨਕਾਰਾਤਮਿਕ ਨਾਂਵ ਤੇ ਵਿਸ਼ੇਸ਼ਏ ਰੂਪ ਨਿਮਨ ਪ੍ਰਕਾਰ ਦੇ ਹਨ: 
ਨਕਾਰਾਤਮਿਕ ਨਾਂਵ 

ਬਾਖੜ (ਸੱਜਰ ਨਵੀਂ) 

ਗਰੀਬ (ਅਮੀਰ ਨਹੀਂ) 

ਦੁੱਖ (ਸੁੱਖ ਨਹੀਂ) 


142 


ਗਮੀਂ (ਖੁਸ਼ੀ ਨਹੀ) 
ਨੌਗ (ਇਮਾਨਦਾਰ ਨਹੀਂ) 


ਨਕਾਰਾਤਮਿਕ ਵਿਸ਼ੇਸ਼£ 


ਉੱਖਲ (ਸਮਝਦਾਰ ਨਹੀਂ) 

ਉਤ (ਸੁਚੱਜਾ ਨਹੀਂ) 

ਸਦੈਏ (ਸਿਆਈ ਨਹੀਂ) 

ਨੀਮਾਂ (ਉੱਚਾ ਨਹੀਂ ) 

ਮੰਦਾ (ਚੰਗਾ ਨਹੀ) 
4.1.4. ਮੇਲ 


ਵੇਦ ਅਗਨੀਹੋਤਰੀ (1981:82) ਅਨੁਸਾਰ “ਵਾਕ ਵਿੱਚਲੇ ਸ਼ਬਦਾਂ ਦੇ ਵਿਆਕਰਨ 
ਰੂਪਾਂ ਦੀ ਇਕਰੂਪਤਾ, ਇਕਸਾਰਤਾ ਜਾਂ ਸਮਾਨਤਾ ਨੂੰ ਮੇਲ ਕਿਹਾ ਜਾਂਦਾ ਹੈ।” ਸੁਖਵਿੰਦਰ 
ਸਿੰਘ ਸੰਘਾ (2004:209) ਅਨੁਸਾਰ “ਜਦੋਂ ਵਾਕ ਵਿੱਚ ਵਿਚਰਦੀਆਂ ਦੋ ਜਾਂ ਦੋ ਤੋਂ ਵੱਧ 
ਇਕਾਈਆਂ ਕਿਸੇ ਸਾਂਝੇ ਵਿਆਕਰਨਕ ਲੱਛਈਂ ਅਨੁਸਾਰ ਰੂਪਾਂਤਰਿਤ ਹੁੰਦੀਆਂ ਹੋਏ ਤਾਂ ਉਨ੍ਹਾਂ ਦੇ 
ਆਪਸੀ ਸਬੰਧਾਂ ਨੂੰ ਵਿਆਕਰਨਿਕ ਮੇਲ ਕਿਹਾ ਜਾਂਦਾ ਹੈ।” 

ਉਕਤ ਤੋਂ ਸਪੱਸ਼ਟ ਹੈ ਕਿ ਵਾਕ ਬਛਤਰ ਵਿੱਚ ਵਿਚਰਨ ਵਾਲੇ ਸ਼ਬਦਾਂ ਜਾਂ ਸ਼ਬਦ 
ਰੂਪ ਕਈ ਕਿਸਮ ਦੇ ਵਾਕਾਤਮਕ ਸੰਬੰਧਾਂ ਵਿੱਚ ਬੱਝੇ ਹੁੰਦੇ ਹਨ। ਵਾਕ ਵਿੱਚ ਵਰਤੇ ਗਏ 
ਇਹਨਾਂ ਸ਼ਬਦਾਂ ਵਿੱਚ ਲਿੰਗ, ਵਚਨ ਜਾਂ ਪੁਰਖ ਆਦਿ ਦੀ ਸਮਾਨਤਾ ਨੂੰ ਮੇਲ ਕਹਿੰਦੇ ਹਨ। 
ਵਾਕ ਵਿੱਚ ਵਰਤੀ ਗਈ ਇਕ ਸ਼ਬਦ ਸ਼੍ਰਈ ਦੇ ਸ਼ਬਦ ਰੂਪਾਂ ਦੀ ਵਰਤੋਂ ਦੂਜੀ ਸ੍ਰਈ ਦੇ ਸ਼ਬਦਾਂ 
ਜਾਂ ਸ਼ਬਦ ਰੂਪਾਂ ਨੂੰ ਲਿੰਗ, ਵਚਨ, ਪਰਖ ਅਤੇ ਕਾਰਕ ਆਦਿ ਕਈ ਪੱਖਾਂ ਤੋਂ ਪ੍ਰਭਾਵਿਤ 
ਕਰਦੀ ਹੈ। ਇਸ ਪ੍ਰਭਾਵ ਦੇ ਸਿੱਟੇ ਵਜੋਂ ਸ਼ਬਦਾਂ ਵਿੱਚ ਰੂਪਾਂਤਰਨ ਆਉਂਦਾ ਹੈ। ਇਹਨਾਂ 
ਰੂਪਾਂਤਿਰਤ ਸ਼ਬਦਾਂ ਦੀ ਵਰਤੋਂ ਦੀਆਂ ਵਿਧੀਆਂ ਵਿਚੋਂ ਇਕ ਵਿਧੀ ਨੂੰ ਮੇਲ ਦਾ ਨਾਮ ਦਿੱਤਾ 


ਜਾਂਦਾ ਹੈ। 


143 


ਵਾਕ ਬਛਤਰ ਵਿੱਚ ਦੋ ਮੁੱਖ ਇਕਾਈਆਂ ਵਿਚਰਦੀਆਂ ਹਨ। ਇਕ ਨਾਂਵ ਵਾਕੰਸ਼ ਅਤੇ 
ਦੂਸਰੀ ਕਿਰਿਆ ਵਾਕੰਸ਼। ਇਹਨਾਂ ਇਕਾਈਆਂ ਵਿੱਚ ਵੱਖ-ਵੱਖ ਪੱਧਰਾਂ ਤੇ ਮੇਲ ਸਥਾਪਿਤ ਹੁੰਦਾ 
ਹੈ। ਮਲਵਈ ਉਪਭਾਸ਼ਾ ਦੀ ਵਾਕ ਬਏਤਰ ਲਿੰਗ, ਵਚਨ, ਪੁਰਖ ਆਦਿ ਦੇ ਪੱਖ ਤੋਂ ਮੇਲ 
ਹੁੰਦਾ ਹੈ। ਇਹ ਮੇਲ ਵਾਕੰਸ਼ਾਂ ਦੇ ਮੁੱਖ ਸ਼ਬਦ ਰੂਪਾਂ ਵਿੱਚ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਵਾਕ 
ਵਿੱਚ ਇਕ ਵਾਕੰਸ਼ ਦੇ ਮੁੱਖ ਸ਼ਬਦ ਰੂਪ ਅਨੁਸਾਰ ਦੂਸਰੇ ਵਾਕੰਸ਼ ਦੇ ਮੁੱਖ ਸ਼ਬਦ ਰੂਪ ਵਿੱਚ 
ਰੂਪਾਂਤਰਨ ਹੁੰਦਾ ਹੈ। ਜੇ ਕਰਤਾ ਨਾਵ-ਵਾਕੰਸ਼ ਇਕ ਵਚਨ ਪੁਲਿੰਗ ਹੋਵੇ ਤਾਂ ਉਸ ਨਾਲ 
ਆਉ ਵਾਲਾ ਕਿਰਿਆ ਵਾਕੰਸ਼ ਵੀ ਇਕਵਚਨ ਪੁਲਿੰਗ ਟੀ ਹੋਵੇਗਾ। ਜੇ ਕਰਤਾ ਕਿਸੇ ਹੋਰ ਰੂਪ 
ਵਾਲਾ ਹੋਵੇ ਤਾਂ ਕਿਰਿਆ ਵਾਕੰਸ਼ ਵੀ ਕਰਤਾ ਦੇ ਰੂਪ ਅਨੁਸਾਰ ਹੋਵੇਗਾ। 

ਵਾਕ ਬਏਤਰ ਵਿੱਚ ਵਿਚਰਦੀਆਂ ਦੋ ਮੁੱਖ ਇਕਾਈਆਂ ਨਾਂਵ ਵਾਕੰਸ਼ ਅਤੇ ਕਿਰਿਆ 
ਵਾਕੰਸ਼ ਅਨੁਸਾਰ ਮਲਵਈ ਉਪਭਾਸ਼ਾ ਵਿੱਚ ਮਿਲਦੇ ਵਿਆਕਰਨਿਕ ਮੇਲ ਨੂੰ ਦੋ ਉਪਭਾਗਾਂ ਵਿੱਚ 
ਵੰਡਾਂਗੇ। ਪਹਿਲਾ ਕਿਰਿਆਵੀ ਮੇਲ ਅਤੇ ਦੂਜਾ ਗੈਰ ਕਿਰਿਆਵੀ ਮੇਲ। 
4.1.4.1. ਕਿਰਿਆਵੀ ਮੇਲ 

ਕਿਰਿਆਵੀ ਮੇਲ ਤੋਂ ਭਾਵ ਹੈ, ਵਾਕ ਵਿੱਚ ਵਿਚਰਦੀਆਂ ਅਜਿਹੀਆਂ ਇਕਾਈਆਂ ਜੋ 
ਕਿਸੇ ਨਾਂ ਕਿਸੇ ਪੱਖ ਤੋਂ ਕਿਰਿਆ ਨਾਲ ਮੇਲ ਖਾਂਦੀਆਂ ਹਨ। ਮਲਵਈ ਉਪਭਾਸ਼ਾ ਵਿੱਚ 
ਕਿਰਿਆਵੀ ਮੇਲ ਹੇਠ ਲਿਖੇ ਅਨੁਸਾਰ ਹੁੰਦਾ ਹੈ: 
4.1.4.1.1. ਕਰਤਾ ਅਤੇ ਕਿਰਿਆ ਦਾ ਮੇਲ 

ਮਲਵਈ ਉਪਭਾਸ਼ਾ ਵਿੱਚ ਜਦੋਂ ਵਾਕ ਵਿੱਚ ਕਰਤਾ ਸਾਧਾਰਨ ਕਾਰਕ ਰੂਪ ਵਿੱਚ ਵਿਚਰ 

ਰਿਹਾ ਹੋਵੇ ਭਾਵ ਕਰਤਾ ਨਾਲ ਕਿਸੇ ਸੰਬੰਧਕ ਦੀ ਵਰਤੋਂ ਨਾਂ ਕੀਤੀ ਗਈ ਹੋਵੇ ਤਾਂ ਕਿਰਿਆ ਵੀ 
ਸਾਧਾਰਨ ਕਾਰਕ ਰੂਪ ਵਿੱਚ ਹੁੰਦੀ ਹੈ। ਮਲਵਈ ਉਪਭਾਸ਼ਾ ਵਿੱਚ ਸਾਧਾਰਨ ਕਾਰਕੀ ਰੂਪ 
ਅਨੁਸਾਰ ਕਰਤਾ ਤੇ ਕਿਰਿਆ ਦਾ ਮੇਲ ਲਿੰਗ ਤੇ ਵਚਨ ਅਨੁਸਾਰ ਨਿਮਨ ਪ੍ਰਕਾਰ ਨਾਲ ਹੁੰਦਾ 
ਹੈ: 


1. ਮੁੰਡਾ ਖੇਡਦਾ ਐ। 


11003 (0੬036 £. 


144 


2. ਮੁੰਡੇ ਖੇਡਦੇ ਨੇ। 


1100੬ (੬030 ॥੬. 
3. ਕੁੜੀ ਖੇਡਦੀ ਐ। 


0੧1 ੧੦2੩0 ੬. 
4. ਕੁੜੀਆਂ ਖੇਡਦੀਆਂ ਨੇ। 


0ਕ1ਕੈ 01930।ਰੈਂ ੧੬. 


ਉਪਰੋਕਤ ਵਾਕਾਂ ਵਿੱਚ ਕਿਰਿਆ ਵਾਕਾਂ ਦੇ ਸਾਧਾਰਨ ਕਰਤਾ ਨਾਂਵ ਅਨੁਸਾਰ ਹੈ। ਵਾਕ 
(1) ਵਿੱਚ ਕਰਤਾ ਨਾਂ “ਮੁੰਡਾ ਇਕ ਵਚਨ ਪੁਲਿੰਗ ਰੂਪ ਵਾਲਾ ਹੈ ਅਤੇ ਇਸ ਨਾਲ ਕਿਰਿਆ 
ਵੀ ਇਕ ਵਚਨ ਪੁਲਿੰਗ “ਖੇਡਦਾ” ਹੀ ਵਰਤੀ ਗਈ ਹੈ। ਵਾਕ (3) ਵਿੱਚ ਨਾਂਵ ਕਰਤਾ 
'ਕੁੜੀ' ਇਕ ਵਚਨ ਇਸਤਰੀ ਲਿੰਗ ਰੂਪ ਵਾਲਾ ਹੈ, ਇਸ ਨਾਲ ਕਿਰਿਆ ਖੇਡਦੀ ਵੀ ਇਕ 
ਵਚਨ ਇਸਤਰੀ ਲਿੰਗ ਰੂਪ ਆਈ ਹੈ। ਵਾਕ (2) ਵਿੱਚ ਸਾਧਾਰਨ ਕਰਤਾ ਨਾਂਵ 'ਮੁੰਡੇ' 
ਬਹੁਵਚਨ ਪੁਲਿੰਗ ਰੂਪ ਹੋਣ ਕਰਦੇ ਕਿਰਿਆ “ਖੇਡਦੇ” ਬਹੁਵਚਨੀ ਰੂਪ ਹੋ ਗਈ ਹੈ। ਵਾਕ 
(4) ਵਿੱਚ ਕਰਤਾ ਨਾਂਵ 'ਕੁੜੀਆਂ' ਬਹੁਵਚਨ ਇਸਤਰੀ ਲਿੰਗ ਹੋਏ ਕਰਕੇ ਕਿਰਿਆ 
“ਖੇਡਦੀਆਂ” ਵਰਤੀ ਗਈ ਹੈ। ਉਪਰੋਕਤ ਵਾਕਾਂ ਵਿੱਚ ਵਰਤੀਆਂ ਗਈਆਂ ਕਿਰਿਆਵਾਂ ਦੀ ਰੂਪ 
ਅਤੇ ਵਿਆਕਰਨਿਕ ਦੇ ਪੱਖ ਤੋਂ ਕਰਤਾ ਨਾਂਵਾਂ ਨਾਲ ਸਮਾਨਤਾ ਮਿਲਦੀ ਹੈ। ਭਾਵ ਜੇ ਕਰਤਾ 
ਪੁਲਿੰਗ ਇਕਵਚਨ ਨਾਂਵ “ਆ” ਅੰਤਕ ਹੈ ਤਾਂ ਕਿਰਿਆ ਰੂਪ ਵੀ “ਆ” ਅੰਤਕ ਵਾਲਾ ਵਰਤਿਆ 
ਗਿਆ ਹੈ। ਜੇ ਕਰਤਾ ਇਸਰੀਲਿੰਗ ਇਕਵਚਨ ਨਾਂਵ “ਈ” ਅੰਤਕ ਹੈ ਤਾਂ ਕਿਰਿਆ ਰੂਪ ਵੀ “ਈ" 
ਅੰਤਕ ਵਾਲਾ ਵਰਤਿਆ ਗਿਆ ਹੈ। ਇਸੇ ਤਰ੍ਹਾਂ “ਏ', ਅਤੇ “'ਈਆਂ” ਅੰਤਕ ਵਾਲੇ ਬਹੁਵਚਨ 
ਕਰਤਾ ਨਾਂਵ ਰੂਪਾਂ ਲਈ ਕ੍ਰਮਵਾਰ “ਏ”, ਅਤੇ 'ਈਆਂ” ਅੰਤਕ ਵਾਲੇ ਕਿਰਿਆ ਰੂਪ ਵਰਤੇ ਗਏ 
ਹਨ। 

ਉਪਰੋਕਤ ਵਾਕਾਂ ਤੋਂ ਇਲਾਵਾਂ ਮਲਵਈ ਉਪਭਾਸ਼ਾ ਵਿੱਚ ਕੁਝ਼ ਅਜਿਹੇ ਸਾਧਾਰਨ ਕਰਤਾ 
ਨਾਂਵ ਰੂਪ ਵੀ ਵਰਤੇ ਜਾਂਦੇ ਹਨ ਜੋ ਰੂਪ ਦੇ ਪੱਖ ਤੋਂ ਕਿਰਿਆ ਨਾਲ ਮੇਲ ਨਹੀਂ ਖਾਂਦੇ, ਪਰ 


ਵਿਆਕਰਨਿਕ ਪੱਖ ਤੋਂ ਕਿਰਿਆ ਨਾਲ ਮੇਲ ਸਥਾਪਿਤ ਕਰਦੇ ਹਨ। ਜਿਵੇਂ 


345 


5. ਸਾਧ ਝੂਠ ਬੋਲਦੈ। 


63੦0੩ ੮0711 00130£. 


6. ਸਾਧ ਝੂਠ ਬੋਲਦੇ ਨੇ। 


53੦0੩ ੮07 00130 ।॥੬. 


7. ਸੈਂਹ ਦੇਖਦੀ ਐ। 


11੬ 00301 ੬. 
8. ਮੈਂਹਾਂ ਦੇਖਦੀਆਂ ਨੇ | 


11੬॥3ੈ' 01੩01 ।੬. 


ਉਪਰੋਕਤ ਵਾਕਾਂ ਵਿੱਚ ਵਾਕ (5) ਸਾਧ ਇਕ ਵਚਨ ਪੁਲਿੰਗ ਰੂਪ ਵਾਲਾ “ਆ” 
ਅੰਤਕ ਨਹੀ ਹੈ ਜਦਕਿ ਕਿਰਿਆ 'ਬੋਲਦਾ” ਆ ਅੰਤਕ ਹੈ, ਜਿਸ ਵਿੱਚ ਸਹਾਇਕ 
ਕਿਰਿਆ ਐ ਸੰਮਲਿਤ ਹੈ। ਇਸ ਤਰ੍ਹਾਂ ਵਾਕ (5) ਵਿੱਚ ਕਰਤਾ ਦਾ ਰੂਪ ਦੇ ਪੱਖ ਤੋਂ 
ਕਿਰਿਆ ਨਾਲ ਮੇਲ ਸਥਾਪਿਤ ਨਹੀਂ ਹੋ ਰਿਹਾ ਜਦਕਿ ਵਿਆਕਰਨਿਕ ਪੱਖ ਤੋਂ ਕਿਰਿਆ 
ਕਰਤਾ ਨਾਲ ਵਿਆਕਰਨਿਕ ਮੇਲ ਸਥਾਪਿਤ ਕਰਦੀ ਹੈ। ਜਿਵੇ ਵਾਕ (6) ਵਿੱਚ ਸਾਧ 
ਬਹੁਵਚਨ ਪੁਲਿੰਗ ਰੂਪ ਵਾਲਾ ਤੇ ਕਿਰਿਆ “ਬੋਲਦੇ” ਕਰਤਾ ਨਾਲ ਵਿਆਕਰਨਿਕ ਮੇਲ 
ਸਥਾਪਿਤ ਕਰਨਾ ਲਈ ਕਿਰਿਆ ਦਾ ਬਹੁਵਚਨੀ ਰੂਪ ਵਰਤਿਆ ਗਿਆ ਹੈ। ਇਸੇ ਤਰ੍ਹਾਂ 
ਵਾਕ (7) ਤੇ (8) ਵਿੱਚਲਾ ਕਰਤਾ ਕਿਰਿਆ ਨਾਲ ਵਿਆਕਰਨਿਕ ਮੇਲ ਸਥਾਪਿਤ 
ਕਰਦਾ ਹੈ। 

ਜੇਕਰ ਵਾਕ ਵਿੱਚ ਕਰਤਾ ਇਕ ਤੋਂ ਵੱਧ ਹੋਏ ਅਤੇ ਯੋਜਕਾਂ ਨਾਲ ਜੁੜੇ ਹੋਏ ਤਾਂ 
ਕਿਰਿਆ ਦਾ ਬਹੁਵਚਨੀ ਰੂਪ ਵਰਤਿਆ ਜਾਂਦਾ ਹੈ। ਜਿਵੇਂ 

ਜੇਕਰ ਵਾਕ ਵਿੱਚ ਦੋ ਕਰਤੇ ਹੋਣ, ਇਕ ਕਰਤਾ ਪੁਲਿੰਗ ਅਤੇ ਦੂਸਰਾ ਵਿਸ਼ਾ 
ਇਸਤਰੀ ਲਿੰਗ ਹੋਵੇ ਤਾਂ ਮਲਵਈ ਉਪਭਾਸ਼ਾ ਵਿੱਚ ਕਿਰਿਆ ਦਾ ਰੂਪ ਬਹੁਵਚਨੀ ਪੁਲਿੰਗ 
ਵਾਲਾ ਹੁੰਦਾ ਹੈ। ਜਿਵੇਂ: 


9. __ ਹਰੀ ਤੋ ਮੇਲੂ ਟਿੱਬੀ ਕੰਨੇ ਗਏ ਤੇ। 


146 


1।੩।1 ੧੦ ॥੧੦1੫71100। 3।੦ ਟਰ ੧€. 


10. _ਦਿਆਲੋ ਤੇ ਭੰਤੀ ਹਾਰੇ 'ਚ ਅੱਗ ਬਾਲਦੀਆਂ ਤੀ। 


01316 ੧੦ 037੧1 ੧੧੦ ੮੪੬ 03103 ੧1. 


ਵਾਕ (9) ਤੇ (10) ਵਿੱਚ ਕਿਰਿਆਵਾਂ “ਗਏ” ਤੇ “ਬਾਲਦੀਆਂ” ਕਰਤਾ ਨਾਲ 
ਵਚਨ ਤੇ ਲਿੰਗ ਦਾ ਵਿਆਕਰਨਿਕ ਮੇਲ ਸਥਾਪਿਤ ਕਰਦੀਆਂ ਹਨ। 

ਜੇਕਰ ਵਾਕ ਵਿੱਚ ਕਰਤਾ ਸੰਜੋਗਕੀ ਹੋਵੇ ਅਤੇ ਇਕ ਕਰਤਾ ਪੁਲਿੰਗ ਅਤੇ ਦੂਸਰਾ 
ਵਿਸ਼ਾ ਇਸਤਰੀ ਲਿੰਗ ਹੋਵੇ ਤਾਂ ਮਲਵਈ ਉਪਭਾਸ਼ਾ ਵਿੱਚ ਕਿਰਿਆ ਦਾ ਬਹੁਵਚਨੀ ਪੁਲਿੰਗ 
ਵਾਲਾ ਹੁੰਦਾ ਹੈ। ਜਿਵੇਂ: 
ਹੀ ਦਿਆਲੋ ਤੇ ਹਰੀ ਹਾਰੇ “ਚ ਅੱਗ ਬਾਲਦੇ ਤੇ। 


01316 ੧੬ ।॥ਰ।। ੧੧੦ ੮ ੩੬੬ 03101 0. 


12. ਮੁੰਡੇ ਤੇ ਕੁੜੀਆਂ ਟਿੱਬੀ ਕੰਨੇ ਗਏ ਨੇ। 


॥੧0 9 ੧੬ 0018 1001 ॥6।੬ £੩€ ੧੬. 


ਉਪਰੋਕਤ ਮਲਵਈ ਉਪਭਾਸ਼ਾ ਦੇ ਵਾਕਾਂ ਵਿੱਚ ਵਾਕ (11) ਵਿੱਚ “ਦਿਆਲੋ” ਕਰਤਾ 
ਵਾਕੰਸ਼ ਇਕਵਚਨ ਇਸਤਰੀਲਿੰਗ ਹੈ ਅਤੇ ਦੂਸਰਾ ਕਰਤਾ ਵਾਕੰਸ਼ “ਹਰੀ” ਇਕਵਚਨ 
ਪੁਲਿੰਗ ਹੈ। ਕਿਰਿਆ 'ਬਾਲਦੇ” ਬਹੁਵਚਨੀ ਪੁਲਿੰਗ ਰੂਪ ਵਾਲੀ ਵਰਤੀ ਗਈ ਹੈ। ਇਸੇ 
ਤਰ੍ਹਾਂ ਵਾਕ (12) ਵਿੱਚ 'ਮੁੰਡੇ' ਕਰਤਾ ਵਾਕੰਸ਼ ਬਹੁਵਚਨ ਪੁਲਿੰਗ ਅਤੇ “ਕੁੜੀਆਂ” 
ਕਰਤਾ ਬਹੁਵਚਨ ਇਸਤਰੀ ਲਿੰਗ ਵਰਤੇ ਗਏ ਹਨ। ਪ੍ਰੰਤੂ ਦਾ ਰੂਪ ਬਹੁਵਚਨੀ ਪੁਲਿੰਗ 
ਵਾਲਾ ਹੀ ਹੈ। ਇਸ ਤਰ੍ਹਾਂ ਆਖ ਸਕਦੇ ਹਾਂ ਕਿ ਇਕ ਕਰਤਾ ਪੁਲਿੰਗ ਅਤੇ ਦੂਸਰਾ ਵਿਸ਼ਾ 
ਇਸਤਰੀ ਲਿੰਗ ਹੋਵੇ ਤਾਂ ਮਲਵਈ ਉਪਭਾਸ਼ਾ ਵਿੱਚ ਕਿਰਿਆ ਦਾ ਰੂਪ ਬਹੁਵਚਨੀ ਪੁਲਿੰਗ 
ਵਾਲਾ ਹੁੰਦਾ ਹੈ। 
4.1.4.1.2. ਕਰਤਾ ਅਤੇ ਸਹਾਇਕ ਕਿਰਿਆ ਦਾ ਮੇਲ 
ਮਲਵਈ ਉਪਭਾਸ਼ਾ ਦੇ ਅਜਿਹੇ ਵਾਕਾਂ ਵਿੱਚ ਕਰਤਾ ਦਾ ਮੇਲ ਲਿੰਗ ਵਚਨ ਅਤੇ 


ਪੁਰਖ ਦੇ ਪੱਧਰ ਸਹਾਇਕ ਕਿਰਿਆ ਨਾਲ ਹੁੰਦਾ ਹੈ। ਜਿਵੇਂ 


347 


13: ਮੁੰਡਾ ਸੋਚੀਂ ਪੈ ਗਿਆ। 


॥੧0 03 5੦੮1 ੬੬13. 


14. ਮੁੰਡੇ ਸੋਚੀਂ ਪੈ ਗਏ। 


7੧0 2੬ 5061 ੬ ੬੩੬. 


15. ਕੁੜੀ ਸੋਚੀਂ ਪੈ ਗਈ। 


04੧1 5061 [੬ ਟਰ 
16. ਕੁੜੀਆਂ ਸੋਚੀ ਪੈ ਗਈਆਂ। 


(0੧18 5੦61 [੬ ਟਰ।ਰੈਂ. 


ਉਪਰੋਕਤ ਵਾਕ (13) ਵਿੱਚ ਕਰਤਾ ਨਾਂਵ 'ਮੁੰਡਾ' ਇਕਵਚਨ ਪੁਲਿੰਗ ਨਾਂ 
ਹੈ, ਇਸ ਨਾਲ ਸਹਾਇਕ ਕਿਰਿਆ 'ਗਿਆ' ਵੀ ਇਕਵਚਨ ਰੂਪ ਵਾਲੀ ਵਰਤੀ ਗਈ ਹੈ। 
ਵਾਕ (14) ਵਿੱਚ ਕਰਤਾ ਨਾਂਵ 'ਮੁੰਡੇ'ਬਹੁਵਚਨ ਰੂਪ ਵਾਲਾ ਹੈ, ਜਿਸ ਨਾਲ 
ਬਹੁਵਚਨੀ ਸਹਾਇਕ ਕਿਰਿਆ ਰੂਪ “ਗਏ' ਵਰਤਿਆ ਗਿਆ ਹੈ। ਵਾਕ (15) ਕਰਤਾ 
ਨਾਂਵ “ਕੁੜੀ” ਇਕਵਚਨ ਇਸਤਰੀਲਿੰਗ ਨਾਂ ਹੈ, ਇਸ ਨਾਲ ਸਹਾਇਕ ਕਿਰਿਆ “ਗਈ” 
ਵੀ ਇਕਵਚਨ ਰੂਪ ਵਾਲੀ ਵਰਤੀ ਗਈ ਹੈ। ਇਸੇ ਤਰ੍ਹਾਂ (26) ਵਿੱਚ ਕਰਤਾ ਨਾਂਵ 
'ਕੁੜੀਆਂ'ਬਹੁਵਚਨ ਰੂਪ ਵਾਲਾ ਹੈ, ਜਿਸ ਨਾਲ ਬਹੁਵਚਨੀ ਸਹਾਇਕ ਕਿਰਿਆ ਰੂਪ 
“ਗਈਆਂ” ਵਰਤਿਆ ਗਿਆ ਹੈ। ਅਸੀਂ ਉਪਰੋਕਤ ਵਾਕਾਂ ਵਿੱਚ ਦੇਖਦੇ ਹਾਂ ਕਿ ਵਾਕ 
ਵਿੱਚਲੀਆਂ ਸਹਾਇਕ ਕਿਰਿਆਵਾਂ ਕਰਤਾ ਨਾਂਵ ਰੂਪ ਨਾਲ ਵਿਆਕਰਨਿਕ ਮੇਲ ਸਥਾਪਿਤ 
ਕਰਦੀਆਂ ਹਨ। 

ਜਦੋਂ ਕਰਤਾ ਨਾਂਵ ਰੂਪ ਦੀ ਜਗ੍ਹਾ ਤੇ ਪੜਨਾਂਵ ਰੂਪ ਵਰਤਿਆ ਗਿਆ ਹੋਵੇ ਤਾਂ 
ਸਹਾਇਕ ਕਿਰਿਆਵਾਂ ਪੜਨਾਂਵ ਰੂਪ ਨਾਲ ਵੀ ਵਿਆਕਰਨਿਕ ਮੇਲ ਸਥਾਪਿਤ ਕਰਦੀਆਂ 
ਹਨ। ਮਲਵਈ ਉਪਭਾਸ਼ਾ ਦੇ ਅਜਿਹੇ ਵਾਕਾਂ ਵਿੱਚ ਕਰਤਾ ਦੇ ਲਿੰਗ ਦਾ ਪਤਾ ਸਹਾਇਕ 


ਕਿਰਿਆ ਰੂਪ ਤੋਂ ਲੱਗਦਾ ਹੈ। ਭਾਵ ਸਹਾਇਕ ਕਿਰਿਆ ਦੇ ਕਰਤਾ ਪੜਨਾਂਵ ਨਾਲ 


148 


ਵਿਆਕਰਨਿਕ ਮੇਲ ਲਈ ਵਰਤੇ ਗਏ ਸਹਾਇਕ ਕਿਰਿਆ ਰੂਪ ਤੋਂ ਪੜਨਾਂਵ ਦੇ ਲਿੰਗ ਦਾ 
ਪਤਾ ਲੱਗਦਾ ਹੈ। ਜਿਵੇਂ: 
[ਹਿਤ ਮੱ/ਤੂੰ/ਉਹ ਸੋਚੀਂ ਪੈ ਗਿਆ। 


੧੬/੧0/61। 5061 ੬੬13. 


18. ਅਸੀਂ/ਉਹ ਸੋਚੀਂ ਪੈ ਗਏ। 


51701 5061 0੬ ਟਰ. 


19. ਮੱ“ਤੂੰ/ਉਹ ਸੋਚੀਂ ਪੈ ਗਈ। 


੧੬/੧0/61। 5061 ੬ ਇਰ।. 


20. ਅਸੀਂ/ਉਹ ਸੋਚੀਂ ਪੈ ਗਈਆਂ। 


51701 5001 ੬ ਟਰ।ਕੈਂ. 


ਉਪਰੋਕਤ ਵਾਕਾਂ ਵਿੱਚ ਪ੍ਰਥਮ/ਮੱਧਮ/ਅੱਨ ਪੁਰਖ ਕਰਤਾ ਪੜਨਾਂਵ ਰੂਪ ਵਰਤੇ ਗਏ 
ਹਨ ਜੋ ਸਹਾਇਕ ਕਿਰਿਆ ਨਾਲ ਵਿਆਕਰਨਿਕ ਮੇਲ ਸਥਾਪਿਤ ਕਰਦੇ ਹਨ। 
4.1.4.1.3. ਕਰਮ ਅਤੇ ਕਿਰਿਆ ਦਾ ਮੇਲ 
ਜਦੋਂ ਵਾਕ ਵਿੱਚ ਕਰਤਾ ਨਾਂਵ ਵਾਕੰਸ਼ ਸੰਬੰਧਕੀ ਰੂਪ ਵਾਲਾ ਹੋਵੇ ਭਾਵ ਨਾਂਵ 
ਵਾਕੰਸ਼ ਵਿੱਚ ਸੰਬੰਧਕ ਵਰਤਿਆ ਗਿਆ ਹੋਵੇ ਅਤੇ ਕਰਮ ਨਾਂਵ ਵਾਕੰਸ਼ ਸਾਧਾਰਨ ਰੂਪ 
ਭਾਵ ਕਰਮ ਨਾਲ ਕੋਈ ਸੰਬੰਧਕੀ ਚਿੰਨੂ ਨਾਂ ਲੌਂਗਿਆ ਹੋਵੇ ਤਾਂ ਕਿਰਿਆ ਵਾਕੰਸ਼ ਦਾ ਲਿੰਗ, 


ਵਚਨ ਕੇ ਕਾਰਕ ਦੇ ਪੱਖੋਂ ਮੇਲ ਕਰਤਾ ਵਾਕੰਸ਼ ਨਾਲ ਨਹੀਂ ਸਗੋਂ ਕਰਮ ਵਾਕੰਸ਼ ਨਾਲ ਹੁੰਦਾ 


ਹੈ। ਜਿਵੇਂ: 
ਰਿ ਢੱਗੇ ਨੇ ਢੰਗਾ ਤੋੜਤਾ। 

13੬੬ ।€ 13੬23 ੧੦੧ਿ੩੧੩. 
9 ਢੱਗੇ ਨੇ ਢੰਗੇ ਤੋੜਤੇ। 

13 ੬ਇ€ ੬ 13੬2 ੧0੧੪੧. 
23. ਢੱਗੇ ਨੇ ਪੰਜਾਲੀ ਤੋੜਤੀ। 


13੬੬੬ ।੬ 03131 ੧੦੨ਰ੪੧1. 


149 


24. ਢੱਗੇ ਨੇ ਪੰਜਾਲੀਆਂ ਤੋੜਤੀਆਂ। 


13੬੬ ।੬ 0513113 ੧੦੧ਰ੩੧1ਰ. 


ਉਪਰੋਕਤ ਵਾਕਾਂ ਵਿੱਚ ਕਿਰਿਆ ਵਾਕੰਸ਼ ਦਾ ਮੇਲ ਕਰਮ ਨਾਂਵ ਵਾਕੰਸ਼ ਨਾਲ ਹੈ। ਭਾਵੇਂ 
ਕਿ ਹਰ ਵਾਕ ਵਿੱਚ ਕਰਤਾ ਨਾਂਵ ਵਾਕੰਸ਼ ਇਕਵਚਨ ਰੂਪ ਵਿੱਚ ਹੀ ਪਰ ਕਰਮ ਨਾਂਵ ਵਾਕੰਸ਼ 
ਦੇ ਬਹੁਵਚਨ ਰੂਪ ਅਨੁਸਾਰ ਕਿਰਿਆ ਵਾਕੰਸ਼ ਦਾ ਰੂਪ ਵੀ ਬਹੁਵਚਨ ਵਾਲਾ ਹੋ ਗਿਆ ਹੈ। 
ਵਾਕ (23) ਵਿੱਚ ਕਰਮ ਨਾਂਵ ਵਾਕੰਸ਼ ਇਕਵਚਨ ਪੁਲਿੰਗ ਰੂਪ ਵਾਲਾ ਹੈ ਜਿਸ ਅਨੁਸਾਰ 
ਕਿਰਿਆ ਵਾਕੰਸ਼ ਵੀ ਇਕਵਚਨ ਪੁਲਿੰਗ ਰੂਪ ਵਾਲੀ ਵਰਤੀ ਗਈ ਹੈ। ਵਾਕ (23) ਕਰਮ 
ਨਾਂਵ ਵਾਕੰਸ਼ ਇਕਵਚਨ ਇਸਤਰੀਲਿੰਗ ਰੂਪ ਵਾਲਾ ਹੈ, ਜਿਸ ਅਨੁਸਾਰ ਕਿਰਿਆ ਵਾਕੰਸ਼ ਵੀ 
ਇਕਵਚਨ ਇਸਤਰੀਲਿੰਗ ਰੂਪ ਵਾਲੀ ਵਰਤੀ ਗਈ ਹੈ। ਵਾਕ (22) ਵਿੱਚ ਕਰਮ ਨਾਂਵ 
ਵਾਕੰਸ਼ 'ਢੱਗੇ' ਬਹੁਵਚਨ ਪੁਲਿੰਗ ਰੂਪ ਵਾਲਾ ਹੈ, ਜਿਸ ਅਨੁਸਾਰ ਕਿਰਿਆ ਵਾਕੰਸ਼ 'ਤੋੜਤੇ” 
ਵੀ ਬਹੁਵਚਨ ਪੁਲਿੰਗ ਰੂਪ ਵਰਤਿਆ ਗਿਆ ਹੈ। ਵਾਕ (24) ਵਿੱਚ ਕਰਮ ਨਾਂਵ ਵਾਕੰਸ਼ 
'ਪੰਜਾਲੀਆਂ” ਬਹੁਵਚਨ ਇਸਤਰੀਲਿੰਗ ਰੂਪ ਵਾਲਾ ਹੈ, ਜਿਸ ਅਨੁਸਾਰ ਕਿਰਿਆ ਵਾਕੰਸ਼ 
“ਤੋੜਤੀਆਂ” ਵੀ ਬਹੁਵਚਨ ਪੁਲਿੰਗ ਰੂਪ ਵਰਤਿਆ ਗਿਆ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 
ਉਪਰੋਕਤ ਵਾਕਾਂ ਵਿੱਚਲਾ ਕਰਮ ਨਾਂਵ ਵਾਕੰਸ਼ ਕਿਰਿਆ ਵਾਕੰਸ਼ ਨਾਲ ਲਿੰਗ ਤੇ ਵਚਨ ਦੇ ਪੱਖ 
ਤੋਂ ਵਿਆਕਰਨਿਕ ਮੇਲ ਸਥਾਪਿਤ ਕਰਦਾ ਹੈ। 


ਮਲਵਈ ਉਪਭਾਸ਼ਾ ਵਿੱਚ ਕਈ ਅਜਿਹੇ ਵਾਕ ਵੀ ਮਿਲਦੇ ਹਨ ਜਿੱਥੇ ਕਰਤਾ ਨਾਲ ਸੰਬੰਧਕ 
ਦੀ ਵਰਤੋਂ ਨਹੀਂ ਕੀਤੀ ਹੁੰਦੀ ਪ੍ਰੰਤੂ ਕਿਰਿਆ ਵਾਕੰਸ਼ ਦਾ ਮੇਲ ਕਰਮ ਨਾਲ ਹੋ ਰਿਹਾ ਹੁੰਦਾ ਹੈ। 
ਜਿਵੇਂ: 

25. ਮੈਂ ਪਾਈ ਪੀਤਾ ਏ। 


1੧੬ [031੧ 1੧੩ €. 


26. ਤੈਂਈ ਪਾਈ ਪੀਤਾ ਏ। 


੧੬1 03੧ 01੧੩ €. 


ਹੀ ਉਹਨੇ ਪਾਈ ਪੀਤਾ ਏ। 
06111€ 031੧ 01੧3 €. 


150 


28. ਮੈਂਈ ਚਾਹ ਪੀਤੀ ਏ। 


੧੬1 ੮੩ 01੧1੬ 


29. ਤੈਂ ਚਾਹ ਪੀਤੀ ਏ। 


੧੬1 ੮੩॥ 01੧1੬ 


ਉਪਰੋਕਤ ਵਾਕਾਂ ਵਿੱਚ ਕਿਰਿਆ ਵਾਕੰਸ਼ ਦਾ ਮੇਲ ਕਰਮ ਨਾਂਵ ਵਾਕੰਸ਼ ਨਾਲ ਹੋ ਰਿਹਾ ਹੈ। 
4.1.4.1.4. ਕਰਮ ਅਤੇ ਸਹਾਇਕ ਕਿਰਿਆ ਦਾ ਮੇਲ 


ਮਲਵਈ ਉਪਭਾਸ਼ਾ ਦੇ ਵਾਕਾਂ ਵਿੱਚ ਸਹਾਇਕ ਕਿਰਿਆ ਅਤੇ ਕਰਮ ਵਿੱਚ ਵਚਨ ਦੇ ਪੱਧਰ 
ਤੇ ਵਿਆਕਰਨਿਕ ਮੇਲ ਸਥਾਪਿਤ ਹੁੰਦਾ ਹੈ। ਜਿਵੇਂ 


30. ਬਾਪੂ ਨੇ ਰੋਟੀ ਖਾਧੀ ਏ। 


0300 1੦ ।011੧30।' ੬. 


ਤੀ ਬਾਪੂ ਨੇ ਰੋਟੀਆਂ ਖਾਧੀਆਂ ਨੇ। 


0300 ੧ ।੦7।ਰੋੇਂ ॥੩੦।'ਰ ੬. 


32. ਬਾਪੂ ਨੇ ਕੇਲਾ ਖਾਧਾ ਏ। 


0300 ੧੮ ॥13॥॥੩੦੩' €. 


33. ਬਾਪੂ ਨੇ ਕੇਲੇ ਖਾਧੇ ਨੇ। 


0300 ੦ 1੦ ੧॥੩੦' ।੧ਟ. 


ਉਪਰੋਕਤ ਸਾਰੇ ਵਾਕਾਂ ਵਿੱਚ ਬਾਪੂ ਕਰਤਾ ਨਾਂਵ ਵਾਕੰਸ਼ ਇਕਵਚਨ ਪੁਲਿੰਗ ਵਰਤਿਆ 
ਗਿਆ ਹੈ। ਵਾਕ (30) ਵਿੱਚ “ਰੋਟੀ” ਕਰਮ ਨਾਂਵ ਵਾਕੰਸ਼ ਇਸਤਰੀਲਿੰਗ ਇਕਵਚਨ 
ਵਰਤਿਆ ਗਿਆ ਹੈ। ਇਸ ਲਈ ਇਸ ਵਾਕ ਵਿੱਚ ਸਹਾਇਕ ਕਿਰਿਆ “ਏ' ਇਕਵਚਨ ਵਰਤੀ 
ਗਈ ਹੈ। ਵਾਕ (31) ਵਿੱਚ 'ਰੋਟੀਆਂ” ਕਰਮ ਨਾਂਵ ਵਾਕੰਸ਼ ਇਸਤਰੀਲਿੰਗ ਬਹੁਵਚਨ 
ਵਰਤਿਆ ਗਿਆ ਹੈ, ਜਿਸ ਨਾਲ ਸਹਾਇਕ 'ਨੇ' ਵੀ ਬਹੁਵਚਨ ਵਾਲੀ ਵਰਤੀ ਗਈ ਹੈ। ਇਸੇ 
ਤਰ੍ਹਾਂ ਵਾਕ (32) ਵਿੱਚ ਕਰਮ ਨਾਂਵ ਵਾਕੰਸ਼ 'ਕੇਲਾ” ਪੁਲਿੰਗ ਇਕਵਚਨ ਵਰਤਿਆ ਗਿਆ 
ਹੈ, ਜਿਸ ਨਾਲ ਸਹਾਇਕ ਕਿਰਿਆ “ਏ' ਇਕਵਚਨ ਵਰਤੀ ਗਈ ਹੈ। ਵਾਕ (33) ਵਿੱਚ 


ਕਰਮ ਨਾਂਵ ਵਾਕੰਸ਼ 'ਕੇਲਾ ਪੁਲਿੰਗ ਇਕਵਚਨ ਵਰਤਿਆ ਗਿਆ ਹੈ, ਜਿਸ ਨਾਲ ਸਹਾਇਕ 


153. 


ਕਿਰਿਆ “ਨੇ” ਬਹੁਵਚਨ ਵਰਤੀ ਗਈ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਮਲਵਈ ਉਪਭਾਸ਼ਾ 
ਵਿੱਚ ਕਰਮ ਵੀ ਸਹਾਇਕ ਕਿਰਿਆ ਨਾਲ ਵਚਨ ਦੇ ਪੱਧਰ ਤੇ ਵਿਆਕਰਨਿਕ ਮੇਲ ਸਥਾਪਿਤ 
ਕਰਦਾ ਹੈ। ਲਿੰਗ ਦੇ ਪੱਧਰ ਤੇ ਮਲਵਈ ਉਪਭਾਸ਼ਾ ਵਿੱਚਲਾ ਕਰਮ ਸਹਾਇਕ ਕਿਰਿਆ ਨਾਲ 
ਵਿਆਕਰਨਿਕ ਮੇਲ ਸਥਾਪਿਤ ਨਹੀਂ ਕਰਦਾ ਹੈ। 
4.1.4.2. ਰੈਰ-ਕਿਰਿਆਵੀ ਮੇਲ 

ਗੈਰ-ਕਿਰਿਆਵਾਂ ਤੋਂ ਭਾਵ ਕਿਰਿਆਵਾਂ ਅਤੇ ਸਹਾਇਕ ਕਿਰਿਆਵਾਂ ਤੋਂ ਇਲਾਵਾ ਜੋ 
ਸ਼ਬਦ ਸ੍ਰਈਆਂ ਵਾਕ ਵਿੱਚ ਵਿਚਰਦੀਆਂ ਹਨ। ਉਹਨਾਂ ਨੂੰ ਗੈਰ-ਕਿਰਿਆਵੀ ਸ਼ਬਦ ਸ਼੍ਰੇਈੀਆਂ 
ਮੰਨਿਆ ਗਿਆ ਹੈ। ਇਹ ਸ਼ਬਦ ਸ੍ਰੇਈਆਂ ਕਿਸੇ ਨਾ ਕਿਸੇ ਪੱਖ ਤੋਂ ਆਪਸ ਵਿੱਚ ਵਿਆਕਰਨਿਕ 
ਮੇਲ ਸਥਾਪਿਤ ਕਰਦੀਆਂ ਹਨ। ਮਲਵਈ ਉਪਭਾਸ਼ਾ ਵਿੱਚ ਨਿਮਨ ਪ੍ਰਕਾਰ ਦੀਆਂ ਸ੍ਰੇਈਆਂ 
ਆਪਸ ਵਿੱਚ ਵਿਆਕਰਨਿਕ ਮੇਲ ਸਥਾਪਿਤ ਕਰਦੀਆਂ ਹਨ। 
4.1.4.2.1. ਕਰਤਾ ਅਤੇ ਪੂਰਕ ਦਾ ਮੇਲ 

ਮਲਵਈ ਉਪਭਾਸ਼ਾ ਵਿੱਚ ਮਿਲਦੇ ਅਜਿਹੇ ਵਾਕਾਂ, ਵਿੱਚ ਲਿੰਗ ਤੇ ਵਚਨ ਦੇ ਪੱਖੋਂ 
ਕਰਤਾ ਦਾ ਪੂਰਕ ਨਾਲ ਮੇਲ ਸਥਾਪਿਤ ਹੁੰਦਾ ਹੈ। ਜਿਵੇਂ: 

34. ਮੁੰਡਾ ਹਕਲਾ ਏ। 


110 03 1੩੩13 ੬. 


35. ਮੁੰਡੇ ਹਕਲੇ ਨੇ। 


100੬ 1੩੩1੬ ॥੬. 
36. ਕੁੜੀ ਹਕਲੀ ਏ। 


(0੧1 1੩੩11 ੬. 
ਹੋ, ਕੜੀਆਂ ਹਕਲੀਆਂ ਨੇ। 


0੧1ਰ' 1੩੩11 ।੧੦. 
ਉਪਰੋਕਤ ਵਾਕ (34) ਵਿੱਚ 'ਮੁੰਡਾ' ਇਕਵਚਨ ਪੁਲਿੰਗ ਨਾਂਵ ਹੈ ਜਿਸ ਦਾ ਪੂਰਕ 


ਹਕਲਾ ਨਾਲ ਵਿਆਕਰਨਿਕ ਮੇਲ ਹੋਇਆ ਹੈ। ਵਾਕ (35) ਵਿੱਚ ਮੁੰਡੇ ਦਾ ਬਹੁਵਚਨੀ ਰੂਪ 


ਵਰਤਿਆ ਗਿਆ ਹੈ। ਇਸ ਲਈ ਇਸ ਵਾਕ ਵਿੱਚ ਆਇਆ ਪੂਰਕ ਵੀ ਬਹੁਵਚਨੀ ਰੂਪ ਵਾਲਾ 


152 


ਹੋ ਗਿਆ ਹੈ। ਇਸੇ ਤਰ੍ਹਾਂ ਵਾਕ (36) ਵਿੱਚ 'ਕੁੜੀ' ਇਕਵਚਨ ਇਸਤਰੀਲਿੰਗ ਨਾਂਵ ਹੈ, ਜੋ 
ਪੂਰਕ “ਹਕਲੀ” ਵਿਆਕਰਨਿਕ ਮੇਲ ਸਥਾਪਿਤ ਕਰਦਾ ਹੈ। ਵਾਕ (37) ਵਿੱਚ 
ਇਸਤਰੀਲਿੰਗ ਬਹੁਵਚਨ ਕੁੜੀਆਂ ਵਰਤਿਆ ਗਿਆ ਹੈ ਜੋ ਹਕਲੀਆਂ ਨਾਲ ਵਿਆਕਰਨਿਕ 
ਮੇਲ ਸਥਾਪਿਤ ਕਰਦਾ ਹੈ। ਇਸ ਤਰ੍ਹਾਂ ਮਲਵਈ ਉਪਭਾਸ਼ਾ ਵਿੱਚਲਾ ਕਰਤਾ ਤੇ ਪੂਰਕ 
ਵਿਆਕਰਨਿਕ ਵਿਆਕਰਨਿਕ ਮੇਲ ਸਥਾਪਿਤ ਹੁੰਦਾ ਹੈ। 


4.1.4.2.2. ਵਿਸ਼ੇਸ਼ਕ ਅਤੇ ਵਿਸ਼ੇਸ਼ ਦਾ ਮੇਲ 

ਮਲਵਈ ਉਪਭਾਸ਼ਾ ਦੇ ਵਾਕਾਂ ਵਿੱਚ ਵਿਸ਼ੇਸ਼ਕ ਅਤੇ ਵਿਸ਼ੇਸ਼ ਲਿੰਗ ਤੇ ਵਚਨ ਅਨੁਸਾਰ 
ਵਿਆਕਰਨਿਕ ਮੇਲ ਸਥਾਪਿਤ ਕਰਦੇ ਹਨ। ਜਿਵੇਂ 

38. ਗੁਏਗੁਈ ਮੁੰਡਾ 


੬01੧3੬013 7੧003 


33. ਗੁਏਗੁਏ ਮੁੰਡੇ 


੬01੩੬01€ ॥੧0 ੬ 


40. ਗੁਏਗੁਈ ਕੁੜੀ 


£041੧੪੬0।੧ 011 


41. ਗੁਛਗੁਈਆਂ ਕੁੜੀਆਂ 


ਇ041੧੪੬04।੧ਰ ॥0੧੧।ਰਂ 


ਉਪਰੋਕਤ ਵਾਕੰਸ਼ (38) ਵਿੱਚ ਮੁੰਡਾ ਵਿਸ਼ੇਸ਼ ਸਾਧਾਰਨ ਕਾਰਕ ਰੂਪ ਵਿੱਚ ਹੈ ਜੋ ਵਿਸ਼ੇਸ਼ਕ 
ਰੂਪ ਗੁਣਗੁਈ ਨਾਲ ਲਿੰਗ ਤੇ ਵਚਨ ਦਾ ਸੰਬੰਧ ਸਥਾਪਿਤ ਕਰਦਾ ਹੈ। ਵਾਕੰਸ਼ (39) ਵਿੱਚ ਮੁੰਡੇ 
ਵਿਸ਼ੇਸ਼ ਸੰਬੰਧਕੀ ਕਾਰਕ ਰੂਪ ਵਿੱਚ ਹੈ ਜੋ ਆਪਏ ਵਿਸ਼ੇਸ਼ਕ ਨਾਲ ਵਿਆਕਰਨਿਕ ਮੇਲ ਸਥਾਪਿਤ ਕਰ 
ਰਿਹਾ ਹੈ। ਇਸੇ ਵਾਕੰਸ਼ (40,423) ਵਿੱਚ ਵਿਸ਼ੇਸ਼ ਆਪਏ ਵਿਸ਼ੇਸ਼ਕ ਨਾਲ ਲਿੰਗ, ਵਚਨ ਤੇ ਕਾਰਕ 
ਪੱਖੋ ਮੇਲ ਸਥਾਪਿਤ ਕਰਦੇ ਹਨ। 
ਸਾਰੰਸ਼ 

ਉਪਰੋਕਤ ਅਧਿਆਇ 'ਵਾਕ-ਰੂਪਾਂਤਰ” ਵਿੱਚ ਰੂਪਾਂਤਰ ਦੀ ਦ੍ਰਿਸ਼ਟੀ ਤੋਂ ਮਲਵਈ ਉਪਭਾਸ਼ਾ 


ਵਿੱਚ ਮਿਲਦੇ ਪੈਟਰਨਾ ਅਤੇ ਅਜਿਹੇ ਵਾਕਾਂ ਦੀ ਸੰਰਚਨਾ ਦੇ ਨੇਮ ਪ੍ਰਬੰਧਾਂ ਦਾ ਅਧਿਐਨ ਚਾਰ ਭਾਗਾਂ 


153 


ਵਿੱਚ ਵੰਡ ਕੇ ਕੀਤਾ ਗਿਆ ਹੈ। ਪਹਿਲੇ ਭਾਗ ਵਿੱਚ ਪ੍ਰਸ਼ਨਵਾਚਕ ਵਾਕਾਂ ਦਾ ਅਧਿਐਨ ਕੀਤਾ ਗਿਆ ਹੈ। 
ਪ੍ਰਸ਼ਨਵਾਚਕ ਵਾਕਾਂ ਨੂੰ ਦੋ ਉਪਭਾਗਾਂ ਵਿੱਚ ਵੰਡਿਆ ਹੈ - 'ਪ੍ਰਸ਼ਨਸੂਚਕ ਸ਼ਬਦ ਸਹਿਤ ਪ੍ਰਸ਼ਨਵਾਚਕ 
ਵਾਕ” ਅਤੇ 'ਪ੍ਰਸ਼ਨਸੂਚਕ ਸ਼ਬਦ ਰਹਿਤ ਪ੍ਰਸ਼ਨਵਾਚਕ ਵਾਕ'। ਮਲਵਈ ਉਪਭਾਸ਼ਾ ਵਿੱਚ 
ਪ੍ਰਸ਼ਨਸੂਚਕ ਸ਼ਬਦਾਂ ਦਾ ਸਥਾਨ ਨਿਸ਼ਚਿਤ ਨਹੀ ਹੁੰਦਾ, ਵਕਤੇ ਦੇ ਲਹਿਜੇ ਅਨੁਸਾਰ 
ਪ੍ਰਸ਼ਨਸੂਚਕ ਸ਼ਬਦ ਆਪਈ ਸਥਾਨ ਬਦਲੀ ਕਰ ਸਕਦੇ ਹਨ। ਕਈ ਵਾਰ ਨਾਂਵ ਸ਼ਬਦ ਨਾਲ 
/ਉ/ ਵਿਭਕਤੀ ਵਰਤ ਕੇ ਪ੍ਰਸ਼ਨਸੂਚਕ ਸ਼ਬਦ ਬਣਾਇਆ ਜਾ ਸਕਦਾ ਹੈ। 'ਪ੍ਰਸ਼ਨਸੂਚਕ ਸ਼ਬਦ 
ਰਹਿਤ ਪ੍ਰਸ਼ਨਵਾਚਕ ਵਾਕ” ਪ੍ਰਸ਼ਨਵਾਚੀ ਵਾਕਾਂ ਤੋਂ ਭਾਵ ਅਜਿਹੇ ਵਾਕਾਂ ਤੋਂ ਜਿਨ੍ਹਾਂ ਵਿੱਚ ਕਿਸੇ 
ਪ੍ਰਸ਼ਨਸੂਚਕ ਸ਼ਬਦ ਦੀ ਵਰਤੋਂ ਨਹੀ ਕੀਤੀ ਗਈ ਹੁੰਦੀ ਹੈ। ਅਜਿਹੇ ਵਾਕਾਂ ਨੂੰ ਵਕਤਾ ਆਪਏ 
ਉਚਾਰ ਲਹਿਜੇ ਨਾਲ ਸਾਧਾਰਨ ਵਾਕਾਂ ਤੋਂ ਪ੍ਰਸ਼ਨਵਾਚੀ ਵਾਕਾਂ ਵਿੱਚ ਤਬਦੀਲ ਕਰ ਸਕਦਾ ਹੈ। 
ਅਸੀਂ ਆਪਏ ਅਧਿਐਨ ਦੌਰਾਨ ਅਜਿਹੇ ਵਾਕਾਂ ਨੂੰ ਵਕਤੇ ਦੀ ਉਤਸੁਕਤਾ ਦੇ ਅਧਾਰ ਤਿੰਨ 
ਉਪਭਾਗਾਂ ਪੁਸ਼ਟੀ ਪ੍ਰਸ਼ਨ, ਅਸਹਿਮਤੀ ਪ੍ਰਸ਼ਨ ਅਤੇ ਸਹਿਮਤੀ ਪ੍ਰਸ਼ਨ ਵਿੱਚ ਵੰਡਿਆ ਹੈ। 

ਆਦੇਸ਼ਾਤਮਿਕ ਵਾਕਾਂ ਦੇ ਅਧਿਐਨ ਦੌਰਾਨ ਆਦੇਸ਼ਾਤਮਿਕ ਵਾਕਾਂ ਨੂੰ ਤਿੰਨ ਉਪਭਾਗਾਂ 
ਹੁਕਮਵਾਚਕ, _ਬੇਨਤੀਵਾਚਕ ਅਤੇ ਆਦਰਵਾਚਕ ਆਦੇਸ਼ਾਤਮਿਕ ਵਾਕਾਂ ਵਿੱਚ ਵੰਡ ਕੇ 
ਅਧਿਐਨ ਕੀਤਾ ਹੈ। ਹੁਕਮਵਾਚਕ ਵਾਕਾਂ ਵਿੱਚ ਵਕਤਾ ਸਰੋਤੇ ਨੂੰ ਕੋਈ ਕਾਰਜ ਕਰਨ ਦਾ 
ਆਦੇਸ਼ ਦਿੰਦਾ ਹੈ। ਇਹ ਆਦੇਸ਼ ਹਾਂ-ਪੱਖੀ ਜਾਂ ਨਾਂਹ-ਪੱਖੀ ਹੋ ਸਕਦਾ ਹੈ। ਬੇਨਤੀਵਾਚਕ 
ਆਦੇਸ਼ਾਤਮਿਕ ਵਾਕਾਂ ਵਿੱਚ ਵਕਤਾ ਸਰੋਤੇ ਨੂੰ ਕੋਈ ਕਾਰਜ ਕਰਨ ਲਈ ਬੇਨਤੀ ਕਰਦਾ ਹੈ। 
ਆਦਰਵਾਚਕ ਆਦੇਸ਼ਾਤਮਿਕ ਵਾਕਾਂ ਵਿੱਚ ਵਕਤਾ ਸਰੋਤੇ ਪ੍ਰਤੀ ਆਦਰ ਦਾ ਇਜ਼ਹਾਰ ਕਰਦਾ 
ਹੋਇਆ ਕੋਈ ਕਾਰਜ ਕਰਨ ਲਈ ਆਦੇਸ਼ ਦਿੰਦਾ ਹੈ। 

ਅਧਿਐਨ ਦੌਰਾਨ ਅਸੀਂ ਦੇਖਿਆ ਹੈ ਕਿ ਇਕ ਸਾਧਾਰਨ ਵਾਕ ਨੂੰ ਨਕਾਰਾਤਮਿਕ ਵਾਕ 
ਬਣਾਉਣ ਲਈ ਵਾਕਾਤਮਕ, ਰੂਪ-ਵਿਗਿਆਨਿਕ ਅਤੇ ਮੂਲ ਨਕਾਰਾਤਮਿਕ ਸ਼ਬਦਾਂ ਦਾ 
ਪ੍ਰਯੋਗ ਕੀਤਾ ਜਾਂਦਾ ਹੈ। ਇਕ ਸਾਧਾਰਨ ਵਾਕ ਨੂੰ ਵਾਕਾਗਤ ਨਕਾਰਾਤਮਿਕ ਵਾਕ ਬਣਾਉ 
ਲਈ ਨਾਂਹਵਾਚਕ ਸ਼ਬਦਾਂ ਰਾਹੀ ਨਕਾਰਾਤਮਿਕ ਵਾਕ ਬਣਾਇਆ ਜਾਂਦਾ ਹੈ। ਇਸ ਨੂੰ ਵਾਕਗਤ 


154 


ਨਕਾਰਾਤਮਿਕਤਾ ਕਿਹਾ ਜਾਂਦਾ ਹੈ। ਰੂਪ ਵਿਗਿਆਨਿਕ ਪੱਧਰ ਤੇ ਵਾਕ ਨੂੰ ਨਕਾਰਾਤਮਿਕ 
ਬਣਾਉ ਲਈ ਵਾਕ ਵਿੱਚਲੇ ਜਿਸ ਸ਼ਬਦ ਨੂੰ ਨਕਾਰਨਾ ਹੁੰਦਾ ਹੈ ਉਸ ਨਾਲ ਨਕਾਰਾਤਮਿਕ 


ਅਗੈਤਰ ਜਾਂ ਪਿਛੇਤਰ ਜੋੜਿਆ ਜਾਂਦਾ ਹੈ। ਇਕ ਸਾਧਾਰਨ ਵਾਕ ਨੂੰ ਨਕਾਰਾਤਮਿਕ ਵਾਕ 
ਬਈਾਉਏ ਦਾ ਤੀਸਰਾ ਢੰਗ ਵਾਕ ਵਿੱਚ ਮੂਲ ਨਕਾਰਾਤਮਿਕ ਸ਼ਬਦ ਜੋੜ ਦਿੱਤਾ ਜਾਂਦਾ ਹੈ। ਜਿਸ 
ਨਾਲ ਸਾਧਾਰਨ ਵਾਕ ਨਕਾਰਾਤਮਿਕ ਵਾਕ ਵਿੱਚ ਤਬਦੀਲ ਹੋ ਜਾਂਦਾ ਹੈ। ਅਸੀ ਆਪਏ ਅਧਿਐਨ 
ਦੌਰਾਨ ਨਕਾਰਾਤਮਿਕ ਵਾਕਾਂ ਨੂੰ ਨਿਮਨ ਅਨੁਸਾਰ ਤਿੰਨ ਸ੍ਰੋਈਆਂ ਵਿੱਚ ਵੰਡਿਆ ਹੈ। ਮਲਵਈ 
ਉਪਭਾਸ਼ਾ ਵਿੱਚ ਨੀ, ਨਹੀਂ, ਨਾਂ ਤੇ ਨਈਓਂ ਨਾਂਹਸੂਚਕ ਸ਼ਬਦ ਵਰਤੇ ਜਾਂਦੇ ਹਨ। ਨਾਂਹਸੂਚਕ 
ਸ਼ਬਦ ਅਜਿਹੀਆਂ ਸੁਤੰਤਰ ਇਕਾਈਆਂ ਹਨ ਜੋ ਸਾਧਾਰਨ ਵਾਕ ਨੂੰ ਨਕਾਰਾਤਮਿਕ ਵਾਕ ਬਣਾਉ 
ਦੇ ਸਮਰੱਥ ਹੁੰਦੀਆਂ ਹਨ। ਰੂਪ ਵਿਗਿਆਨ ਦੀ ਦ੍ਰਿਸ਼ਟੀ ਤੋਂ ਮਲਵਈ ਉਪਭਾਸ਼ਾ ਵਕਤੇ ਦੇ ਭਾਵਾਂ ਨੂੰ 
ਨਕਾਰਨ ਲਈ ਵਾਕ ਵਿੱਚਲੇ ਜਿਸ ਸ਼ਬਦ ਨੂੰ ਨਕਾਰਨਾ ਹੋਵੇ ਉਸ ਅੱਗੇ #/ਅਨ/, /ਨ/, 
/ਮਏ/, /ਨਿਰ/, /ਕੁ/, /ਦੁਰ/, /ਬੇ/, /ਲਾ/, /ਬਦ/ ਅਗੈਤਰ ਜੋੜੇ ਜਾਂਦੇ ਹਨ। 
ਕੋਸ਼ਗਤ ਨਕਾਰਾਤਮਿਕਤਾ ਤੋਂ ਭਾਵ ਦੂਸਰੇ ਦੇ ਭਾਵਾਂ ਨੂੰ ਮੂਲ ਨਕਾਰਾਤਮਿਕ ਸ਼ਬਦ ਵਰਤ ਕੇ 
ਨਕਾਰਨ ਤੋਂ ਹੈ। ਕੁਝ਼ ਕੋਸ਼ਕ ਸ਼ਬਦ ਅਜਿਹੇ ਹੁੰਦੇ ਹਨ ਜੋ ਆਪਏ ਆਪ ਵਿੱਚ ਨਕਾਰਾਤਮਿਕ ਹੁੰਦੇ 
ਹਨ, ਅਜਿਹੇ ਸ਼ਬਦਾਂ ਨੂੰ ਨਿਹਿਤ ਨਕਾਰਾਤਮਿਕ ਸ਼ਬਦ ਆਖਿਆ ਜਾਂਦਾ ਹੈ। ਅਜਿਹੇ ਸ਼ਬਦਾਂ ਦਾ 
ਪ੍ਰਯੋਗ ਸਰੋਤਾ ਵਕਤੇ ਦੁਆਰਾ ਕਰੀ ਗੱਲ ਵਿੱਚਲੇ ਕਰਤਾ ਨਾਂਵ, ਕਰਮ ਨਾਂਵ ਤੇ ਪੂਰਕ ਨਾਂਵਜਾਂ 
ਵਿਸ਼ੇਸ਼ਤਾ ਨੂੰ ਨਕਾਰਨ ਲਈ ਕਰਦਾ ਹੈ। 

ਵਾਕ ਵਿੱਚ ਵਰਤੀ ਗਈ ਇਕ ਸ਼ਬਦ ਸ੍ਰੇਈ ਦੇ ਸ਼ਬਦ ਰੂਪਾਂ ਦੀ ਵਰਤੋਂ ਦੂਜੀ ਸ੍ਰੇਈ ਦੇ 
ਸ਼ਬਦਾਂ ਜਾਂ ਸ਼ਬਦ ਰੂਪਾਂ ਨੂੰ ਲਿੰਗ, ਵਚਨ, ਪੁਰਖ ਅਤੇ ਕਾਰਕ ਆਦਿ ਕਈ ਪੱਖਾਂ ਤੋਂ ਪ੍ਰਭਾਵਿਤ 
ਕਰਦੀ ਹੈ। ਵਾਕ ਬਏਤਰ ਵਿੱਚ ਦੋ ਮੁੱਖ ਇਕਾਈਆਂ ਵਿਚਰਦੀਆਂ ਹਨ। ਇਕ ਨਾਂਵ ਵਾਕੰਸ਼ ਅਤੇ 
ਦੂਸਰੀ ਕਿਰਿਆ ਵਾਕੰਸ਼। ਇਹਨਾਂ ਇਕਾਈਆਂ ਵਿੱਚ ਵੱਖ-ਵੱਖ ਪੱਧਰਾਂ ਤੇ ਮੇਲ ਸਥਾਪਿਤ ਹੁੰਦਾ 
ਹੈ। ਮਲਵਈ ਉਪਭਾਸ਼ਾ ਦੀ ਵਾਕ ਬਛਤਰ ਵਿੱਚ ਲਿੰਗ, ਵਚਨ, ਪੁਰਖ ਆਦਿ ਦੇ ਪੱਖ ਤੋਂ ਮੇਲ 


ਹੁੰਦਾ ਹੈ। ਇਹ ਮੇਲ ਵਾਕੰਸ਼ਾਂ ਦੇ ਮੁੱਖ ਸ਼ਬਦ ਰੂਪਾਂ ਵਿੱਚ ਹੁੰਦਾ ਹੈ। ਅਸੀ ਆਪਏ ਅਧਿਐਨ ਦੌਰਾਨ 


155 


ਮਲਵਈ ਵਾਕ ਬਏਤਰ ਵਿੱਚ ਹੁੰਦੇ ਰੂਪਾਂਤਰਨ ਨੂੰ ਦੋ ਢੰਗਾਂ ਨਾਲ ਵਾਚਿਆ ਹੈ। ਪਹਿਲੇ ਭਾਗ ਵਿੱਚ 
ਵਾਕ ਵਿੱਚ ਵਿਚਰਦੀਆਂ ਵੱਖ-ਵੱਖ ਸ਼ਬਦ ਸ੍ਰਈਆਂ ਦਾ ਕਿਰਿਆ ਵਾਕੰਸ਼ ਨਾਲ ਹੁੰਦੇ ਮੇਲ ਦਾ 
ਅਧਿਐਨ ਕੀਤਾ ਹੈ। ਜਿਵੇਂ ਕਰਤਾ ਤੇ ਕਿਰਿਆ ਦਾ ਮੇਲ, ਕਰਤਾ ਤੇ ਸਹਾਇਕ ਕਿਰਿਆ ਦਾ 
ਮੇਲ, ਕਰਮ ਤੇ ਕਿਰਿਆ ਦਾ ਮੇਲ, ਕਰਮ ਤੇ ਸਹਾਇਕ ਕਿਰਿਆ ਦਾ ਮੇਲ। ਜਦੋਂ ਵਾਕ ਵਿੱਚ 
ਕਰਤਾ ਸਾਧਾਰਨ ਕਾਰਕ ਰੂਪ ਵਿੱਚ ਵਿਚਰ ਰਿਹਾ ਹੋਵੇ ਭਾਵ ਕਰਤਾ ਨਾਲ ਕਿਸੇ ਸੰਬੰਧਕ ਦੀ 
ਵਰਤੋਂ ਨਾਂ ਕੀਤੀ ਗਈ ਹੋਵੇ ਤਾਂ ਕਿਰਿਆ ਵੀ ਸਾਧਾਰਨ ਕਾਰਕ ਰੂਪ ਵਿੱਚ ਹੁੰਦੀ ਹੈ। ਮਲਵਈ 
ਉਪਭਾਸ਼ਾ ਵਿੱਚ ਕੁਝ ਅਜਿਹੇ ਸਾਧਾਰਨ ਕਰਤਾ ਨਾਂਵ ਰੂਪ ਵੀ ਵਰਤੇ ਜਾਂਦੇ ਹਨ ਜੋ ਰੂਪ ਦੇ ਪੱਖ 
ਤੋਂ ਕਿਰਿਆ ਨਾਲ ਮੇਲ ਨਹੀਂ ਖਾਂਦੇ, ਪਰ ਵਿਆਕਰਨਿਕ ਪੱਖ ਤੋਂ ਕਿਰਿਆ ਨਾਲ ਮੇਲ ਸਥਾਪਿਤ 
ਕਰਦੇ ਹਨ। ਜੇਕਰ ਵਾਕ ਵਿੱਚ ਕਰਤਾ ਸੰਜੋਗਕੀ ਹੋਵੇ ਅਤੇ ਇਕ ਕਰਤਾ ਪੁਲਿੰਗ ਅਤੇ ਦੂਸਰਾ 
ਵਿਸ਼ਾ ਇਸਤਰੀ ਲਿੰਗ ਹੋਵੇ ਤਾਂ ਕਿਰਿਆ ਦਾ ਬਹੁਵਚਨੀ ਪੁਲਿੰਗ ਵਾਲਾ ਹੁੰਦਾ ਹੈ। ਜੇਕਰ ਵਾਕ 
ਵਿੱਚ ਨਾਂਵ ਰੂਪ ਦੀ ਜਗ੍ਹਾ ਤੇ ਪੜਨਾਂਵ ਰੂਪ ਵਰਤਿਆ ਗਿਆ ਹੋਵੇ ਤਾਂ ਸਹਾਇਕ ਕਿਰਿਆ 
ਪੜਨਾਂਵ ਰੂਪ ਨਾਲ ਵੀ ਵਿਆਕਰਨਿਕ ਮੇਲ ਸਥਾਪਿਤ ਕਰਦੀਆਂ ਹਨ। ਕਰਤਾ ਨਾਂਵ ਵਾਕੰਸ਼ 
ਸੰਬੰਧਕੀ ਰੂਪ ਵਾਲਾ ਹੋਵੇ ਭਾਵ ਨਾਂਵ ਵਾਕੰਸ਼ ਵਿੱਚ ਸੰਬੰਧਕ ਵਰਤਿਆ ਗਿਆ ਹੋਵੇ ਅਤੇ ਕਰਮ 
ਨਾਂਵ ਵਾਕੰਸ਼ ਸਾਧਾਰਨ ਰੂਪ ਭਾਵ ਕਰਮ ਨਾਲ ਕੋਈ ਸੰਬੰਧਕੀ ਚਿੰਨੂ ਨਾਂ ਲੱਗਿਆ ਹੋਵੇ ਤਾਂ 
ਕਿਰਿਆ ਵਾਕੰਸ਼ ਦਾ ਲਿੰਗ, ਵਚਨ ਕੇ ਕਾਰਕ ਦੇ ਪੱਖੋਂ ਮੇਲ ਕਰਤਾ ਵਾਕੰਸ਼ ਨਾਲ ਨਹੀਂ ਸਗੋਂ 
ਕਰਮ ਵਾਕੰਸ਼ ਨਾਲ ਹੁੰਦਾ ਹੈ। ਮਲਵਈ ਉਪਭਾਸ਼ਾ ਵਿੱਚ ਕਈ ਅਜਿਹੇ ਵਾਕ ਵੀ ਮਿਲਦੇ ਹਨ 
ਜਿੱਥੇ ਕਰਤਾ ਨਾਲ ਸੰਬੰਧਕ ਦੀ ਵਰਤੋਂ ਨਹੀਂ ਕੀਤੀ ਹੁੰਦੀ ਪ੍ਰੰਤੂ ਕਿਰਿਆ ਵਾਕੰਸ਼ ਦਾ ਮੇਲ ਕਰਮ 
ਨਾਲ ਹੋ ਰਿਹਾ ਹੁੰਦਾ ਹੈ। ਦੂਸਰੇ ਭਾਗ, ਗੈਰ-ਕਿਰਿਆਵੀ ਮੇਲ ਤੋਂ ਭਾਵ ਕਿਰਿਆਵਾਂ ਅਤੇ ਸਹਾਇਕ 
ਕਿਰਿਆਵਾਂ ਤੋਂ ਇਲਾਵਾ ਜੋ ਸ਼ਬਦ ਸ੍ਰਈਆਂ ਵਾਕ ਵਿੱਚ ਵਿਚਰਦੀਆਂ ਹਨ। ਉਹਨਾਂ ਨੂੰ ਰੈਰ- 
ਕਿਰਿਆਵੀ ਸ਼ਬਦ ਸ੍ਰਈਆਂ ਮੰਨਿਆ ਗਿਆ ਹੈ। ਇਹ ਸ਼ਬਦ ਸ਼੍ਰਈਆਂ ਕਿਸੇ ਨਾ ਕਿਸੇ ਪੱਖ ਤੋਂ 
ਆਪਸ ਵਿੱਚ ਵਿਆਕਰਨਿਕ ਮੇਲ ਸਥਾਪਿਤ ਕਰਦੀਆਂ ਹਨ। ਮਲਵਈ ਵਾਕ ਬਣਤਰ ਵਿੱਚ ਗੈਰ- 


ਕਿਰਿਆਵੀ ਮੇਲ ਤਹਿਤ ਕਰਤਾ ਤੇ ਪੂਰਕ ਅਤੇ ਵਿਸ਼ੇਸ਼ਕ ਤੇ ਵਿਸ਼ੇਸ਼ ਦਾ ਮੇਲ ਹੁੰਦਾ ਹੈ। 


156 


5.0. ਧੁਨੀ-ਵਿਉਤ 
5.1. ਧੁਨੀ ਵਿਉਂਤਕ ਖੰਡ 

ਧੁਨੀ ਵਿਉਂਤ ਦਾ ਮੁੱਖ ਆਸ਼ਾ ਕਿਸੇ ਭਾਸ਼ਾ ਵਿਸ਼ੇਸ਼ ਦੇ ਧੁਨੀ-ਪ੍ਰਬੰਧ ਦੀਆਂ ਉਹਨਾਂ 
ਵਿਸ਼ੇਸ਼ਤਾਵਾਂ ਅਤੇ ਵਿਲੌਖਏਤਾਵਾਂ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ ਜਿਨ੍ਹਾਂ ਵਿਲੱਖਣਤਾਵਾਂ ਨੂੰ 
ਭਾਸ਼ਾ ਵਿਸ਼ੇਸ਼ ਦਾ ਬੁਲਾਰਾ ਆਪਈ ਭਾਸ਼ਾਈ ਯੋਗਤਾ ਦਾ ਹਿੱਸਾ ਬਈਉਂਦਾ ਹੈ। ਇਹਨਾਂ ਭਾਸ਼ਾਈ 
ਧੁਨੀਆਂ ਦੇ ਕਾਰਜੀ ਪੱਖ ਦਾ ਅਧਿਐਨ ਅਰਥਾਤ ਇਹਨਾਂ ਦੀ ਵਰਤੋਂ ਧੁਨੀ ਵਿਉਂਤ ਦਾ ਹਿੱਸਾ 
ਹੈ। ਇਹਨਾਂ ਧੁਨੀਆਂ ਵਿੱਚ ਉਚਾਰਨ ਦੇ ਪੱਖ ਤੋਂ ਜੋ ਵਖਰੇਵਾਂ ਮਿਲਦਾ ਹੈ ਉਹ ਕਈ ਥਾਵਾਂ ਤੇ 
ਕਿਸੇ ਦੋ ਭਾਸ਼ਾਵਾਂ ਜਾਂ ਉਪਭਾਸ਼ਾਵਾਂ ਵਿੱਚ ਵਖਰੇਵਾਂ ਸਥਾਪਿਤ ਕਰਦਾ ਹੈ। ਇੱਥੇ ਮਲਵਈ 
ਉਪਭਾਸ਼ਾ ਦੀਆਂ ਧੁਨੀ ਵਿਉਂਤਕ ਇਕਾਈਆਂ ਨੂੰ ਵਿਚਾਰਿਆ ਗਿਆ ਹੈ। ਇਹਨਾਂ ਧੁਨੀ ਵਿਉਂਤਕ 
ਇਕਾਈਆਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ: 
5.1.1. ਖੰਡੀ ਧੁਨੀਆਂ 

ਖੰਡੀ ਧੁਨੀਆਂ ਉਹ ਹੁੰਦੀਆਂ ਹਨ, ਜੋ ਭਾਸ਼ਾਈ ਬੋਲਾਂ ਵਿਚੋਂ ਵੱਖਰੀਆਂ ਕਰਕੇ ਨਿਖੇੜੀਆਂ 
ਜਾ ਸਕਦੀਆਂ ਹਨ ਅਰਥਾਤ ਜੋ ਖੰਡਾਂ ਜਾਂ ਇਕਾਈਆਂ ਦੇ ਤੌਰ ਤੇ ਉਚਾਰ/ਬੋਲਾਂ ਵਿਚੋਂ ਅਲੱਗ 
ਕਰਕੇ ਉਚਾਰੀਆਂ ਜਾ ਸਕਦੀਆਂ ਹਨ। ਸੁਖਵਿੰਦਰ ਸਿੰਘ ਸੰਘਾ (2014:75) ਅਨੁਸਾਰ ਖੰਡੀ 
ਧੁਨੀਆਂ ਵਿੱਚ ਸਵਰਾਂ, ਵਿਅੰਜਨਾ, ਅਰਧ ਸਵਰਾਂ ਨੂੰ ਲਿਆ ਜਾਂਦਾ ਹੈ। ਸਵਰਾਂ, ਵਿਅੰਜਨਾ, 
ਅਰਧ ਸਵਰਾਂ ਵਿੱਚ ਉਚਾਰਨ ਦ੍ਰਿਸ਼ਟੀ ਤੋਂ ਨਿਖੇੜਾ ਕੀਤਾ ਜਾ ਸਕਦਾ ਹੈ। 
5.1.1.1. ਵਿਅੰਜਨ (6੦।5੦।3।੧5) 

ਵਿਅੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ 'ਚੋਂ 
ਆਉਂਦੀ ਸਾਹ ਦੀ ਹਵਾ ਮੂੰਹ ਪੋਲ ਵਿੱਚ ਅੰਸ਼ਕ ਜਾਂ ਪੂਰਨ ਰੂਪ ਵਿੱਚ ਰੁੱਕ ਕੇ ਬਾਹਰ ਆਉਂਦੀ 
ਹੈ। ਇਹਨਾਂ ਦੇ ਉਚਾਰਨ ਸਮੇਂ ਮੂੰਹ ਪੋਲ ਦੇ ਉਚਾਰਨ ਅੰਗ ਅਹਿਮ ਭੂਮਿਕਾ ਨਿਭਾਉਂਦੇ ਹਨ। 


ਉਚਾਰਨੀ ਅੰਗਾਂ ਦੇ ਆਧਾਰ 'ਤੇ ਹੀ ਇਹਨਾਂ ਨੂੰ ਹੋਠੀ, ਦੰਤੀ, ਮੂਰਧਨੀ, ਤਾਲਵੀ, ਕੰਠੀ, 


357 


ਸੁਰਯੰਤਰੀ, ਨਾਦੀ-ਅਨਾਦੀ, ਨਾਸਕੀ, ਕਾਂਬਈ, ਪਾਸੇਦਾਰ ਆਦਿ ਭਾਗਾਂ ਵਿੱਚ ਵੰਡਿਆ ਜਾਂਦਾ 
ਹੈ। ਵਿਅੰਜਨ ਸਵਰਾਂ ਤੋਂ ਬਿਨ੍ਹਾਂ ਨਹੀਂ ਉਚਾਰੇ ਜਾ ਸਕਦੇ, ਭਾਵ ਹਰ ਵਿਅੰਜਨ ਨਾਲ ਸਵਰ ਦਾ 
ਉਚਾਰਨ ਕੀਤਾ ਜਾਂਦਾ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ (2004:295) ਅਨੁਸਾਰ ਮਲਵਈ 
ਉਪਭਾਸ਼ਾ ਵਿੱਚ 28 ਵਿਅੰਜਨ ਹਨ ਅਤੇ ਪ੍ਰੋ. ਮੁਖਤਿਆਰ ਸਿੰਘ ਗਿੱਲ (1997:77) ਅਨੁਸਾਰ 
ਮਲਵਈ ਉਪਭਾਸ਼ਾ ਵਿੱਚ ਵਿਅੰਜਨਾ ਦੀ ਗਿਛਤੀ 25 ਹੈ। ਪਰ ਸਾਡੀ ਖੋਜ ਅਨੁਸਾਰ ਮਲਵਈ 
ਉਪਭਾਸ਼ਾ ਵਿੱਚ 24 ਵਿਅੰਜਨ ਹਨ, ਜਿਸ ਵਿੱਚ 15 ਡੱਕਵੇਂ ਵਿਅੰਜਨ, 3 ਨਾਸਕੀ ਵਿਅੰਜਨ, 2 
ਪਾਸੇਦਾਰ ਵਿਅੰਜਨ, 3 ਕਾਂਬਵਾਂ ਵਿਅੰਜਨ, । ਸਘੋਸ਼ ਮੂਰਧਨੀ ਫਟਕਵਾਂ ਵਿਅੰਜਨ, 1 ਸੰਘਰਸ਼ੀ 
ਅਘੋਸ਼ ਵਿਅੰਜਨ ਅਤੇ 1 ਸੁਰਯੰਤਰੀ ਸਘੋਸ਼ ਸੰਘਰਸ਼ੀ ਵਿਅੰਜਨ ਉਚਾਰਿਆ ਜਾਂਦਾ ਹੈ । 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਿਖੇੜੂ ਖੰਡਾਂ (ਵਿਅੰਜਨਾਂ) ਦੀ ਸੂਚੀ ਹੇਠ ਲਿਖੇ 


ਅਨੁਸਾਰ ਹੈ: 
30131 31੧31 ੧੧੦1੧ 733੧੬ ੯੪੬1੩ 5160੧3| 
ਹੋਂਠੀ __ਦੰਤੀ ਮੂਰਧਨੀ __ਤਾਲਵੀ _ਕੰਠੀ _ਸੁਰਯੰਤਰੀ 

ਅਘੋਸ਼ ਅਲਪਪ੍ਰਾਏ 0 ੧ 1 € ੬ 

(੪੦1€1੬55 

0113501।3੧€0) 

ਅਘੋਸ਼ ਮਹਾਂਪ੍ਰਾਏ 2” ੯ ਹ॥ ੮॥ 0 

(੪੦1€1੬55 

35013੧€0) 

ਸਘੋਸ਼ ਅਲਪਪ੍ਰਾਏ 0 9 0 ] 8 

(੪੦੮੬0 

0113501।3੧€0) 

ਨਾਸਕੀ 1 1 ੧ 

(੫5315) 

ਕਾਂ ਬਈ 1 

(71) 

ਪਾਸੇਦਾਰ . 

ਫਟਕਵਾਂ ਕਿ 


(7130) 
ਸੰਘਰਸ਼ੀ ਨਾਦ-ਰਹਿਤ 5 ॥ 


(੧13੧੪) 


158 


ਉਚਾਰਨ ਸਥਾਨ ਦੇ ਆਧਾਰ ਤੇ ਮਲਵਈ ਉਪਭਾਸ਼ਾ ਡੱਕਵੇਂ ਵਿਅੰਜਨਾਂ ਦਾ ਉਚਾਰਨ ਪੰਜ 
ਜਗਾ ਤੋਂ ਹੁੰਦਾ ਹੈ, ਹੋਠੀ, ਦੰਤੀ, ਮੂਰਧਨੀ, ਤਾਲਵੀ ਅਤੇ ਕੰਠੀ । 
5.1.1.1.1. ਵਿਅੰਜਨ ਖੰਡ ਤੇ ਵਰਤੋਂ ਵਿਉਂਤ 


-/5/:/ਪ/ ਅਘੋਸ਼ ਅਲਪਪ੍ਰਾਏ ਹੋਂਠੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। 
ਪਤਲਾ [੩੧੩13 ੧01। 
ਕਪੜਾ ੩॥੩।3੩ €10₹॥ 
ਸੱਪ 5੩101 513੬ 


/00/:/ਫ/ ਅਘੋਸ਼ ਮਹਾਂਪ੍ਰਾਏ ਹੋਂਠੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। 
ਫਸਲ [015੩1 ੮10] 
ਜੱਫਾ ]੩0101੩ €110।36€ 
ਸਾਫ 5੩101 ੮1€31 


/9/:/ਬ/ ਸਘੋਸ਼ ਅਲਪਪ੍ਰਾਏ ਹੋਂਠੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। 
ਬਲ 031 5੧€11੬੧॥ 
ਸੋਬਤੀ 50011 ੮01101€੧੬ 
ਰੱਬ ॥੪00 900 


/6/:/ਤ/ ਅਘੋਸ਼ ਅਲਪਪ੍ਰਾਏ ਦੰਤੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 
ਸਥਿਤੀਆਂ ਵਿੱਚ ਹੁੰਦੀ ਹੈ। 
ਤਾਰ ੧੩। 01੬ 


ਜੋਤਾ 10੧3 ੮01੧163੧੬ 


159 


ਸੁਤ 50੧ / 011੧ ੦1 ੮੪੩50।੦੧੬੧੧0੦।੧3।। 
/61/:/ਥ/ ਅਘੋਸ਼ ਮਹਾਂਪ੍ਰਾਏ ਦੰਤੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਥਾਲ ੧॥੩| 0151 
ਪੋਥੀ [00੧11 5੦।01| 
ਬਿੱਥ 01੧1੧ 503੮੬ 


/9/:/ਦ/ਸਘੋਸ਼ ਅਲਪਪ੍ਰਾਏ ਦੰਤੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਦਹੀਂ 9810 ੮੫।0 
ਚਾਦਰ ੮੩੦੩। 011੬ ੧0 01 61011 
ਜਦ ]੩0 0੪ 1।€।) 


/1/:/ਟ/ ਅਘੋਸ਼ ਅਲਪਪ੍ਰਾਏ ਮੂਰਧਨੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ 


ਤਿੰਨਾਂ ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਟੀਕਾ 11੩ 111]੬੮੧101 
ਮਿਟੀ 111੧1 501 
ਕੋਟ 0੧ ੮੦3੧ 


/1॥/:/ਠ/ ਅਘੋਸ਼ ਮਹਾਂਪ੍ਰਾਣ ਮੂਰਧਨੀ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਠੌਪ 10੩00 5੧੦09 
ਕੋਠਾ 07113 ੧੦011 
ਊਠ 071॥ 681੧੬| 


/2/:/ਡ/ ਸਘੋਸ਼ ਅਲਪਪ੍ਰਾਏ ਮੂਰਧਨੀ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 
ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


160 


ਡੁਢ [20। 0੧ 8੧0 ॥317 
ਥੋਡਾ ੧1੦03 '੦0।5 
ਪਿੰਡ 71) 113੬੬ 
/੮/:/ਚ/ ਅਘੋਸ਼ ਅਲਪਪ੍ਰਾਏ ਤਾਲਵੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਚਰਖਾ ੮੩13 50111।1।ਇ %1੦€। 
ਖੇਚਲ ੦੮੪ 1੦00੬ 
ਸੋਚ 506 11011061ਇ 


/੮0/:/ਛ/ ਅਘੋਸ਼ ਮਹਾਂਪ੍ਰਾਣ ਤਾਲਵੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਛਾਲ 6॥31 1011] 
ਮੱਛੀ 11੩੮॥੮॥1 7151 
ਰਿੱਛ ।1੮0₹॥ 8€3।` 


/1/:/ਜ/ ਸਘੋਸ਼ ਅਲਪਪ੍ਰਾਣ ਤਾਲਵੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਜੇਰਾ ]€13 ੮੦0੫।3ਇ੬ 
ਵਾਜਾ 313 (11੬ 
ਰੋਜ ੦] €੪€।$੦3੪% 


/6/:/ਕ/ ਅਘੋਸ਼ ਅਲਪਪ੍ਰਾਏ ਕੰਠੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਕਾਲੀ ੩311੧ 018੦6 
ਪੱਕਾ [033੩ 5011੬ 
ਸੁਕ 506 0॥॥ 


/€0/:/ਖ/ ਅਘੋਸ਼ ਮਹਾਂਪ੍ਰਾਏ ਕੰਠੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਖਾਲੀ 1311 €।12੧%ਊ 
ਪੱਖਾ [੩6113 7੩1 
ਸੁੱਖ 50੬1 0181੧ 


/੬/:/ਗ/ਸਘੋਸ਼ ਅਲਪਪ੍ਰਾਏ ਕੰਠੀ ਡੱਕਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਗਾਲ ਇਕ! [01013111੧੧ 
ਪਗੜੀ 0੩੬1] ੧0031 
ਅੱਗ 3੬੬ 1੬ 


(੪੦1੮੬੦ ।੩5੩15) ਨਾਸਕੀ ਵਿਅੰਜਨ 


/1੧/:/ਮ/ ਸਘੋਸ਼ ਹੋਂਠੀ ਨਾਸਕੀ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 
ਵਿੱਚ ਹੁੰਦੀ ਹੈ। ਜਿਵੇਂ: 


ਮੂਹਰੇ 1101੬ 1੧ 101੧ 
ਕਮਰਾ ੩।੧੩॥।੩ ੦011੧ 
ਕੰਮ €”੩ ।੧ 0੪੦।੬ 


/1/:/ਨ/ ਸਘੋਸ਼ ਦੰਤੀ ਨਾਸਕੀ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 
ਵਿੱਚ ਹੁੰਦੀ ਹੈ। ਜਿਵੇਂ: 


ਨੌਬੇ 11੩00 11੬੧੧ 
ਸੋਨਾ 5011੩ ੦10 
ਮਨ ।੧੩।੧ 11110 


/7/:/ਏ/ ਸਘੋਸ਼ ਮੁਰਧਨੀ ਨਾਸਕੀ ਵਿਅੰਜਨ ਹੈ। ਮਲਵਈ ਉਪਭਾਸ਼ਾ ਵਿੱਚ ਇਸ ਵਿਅੰਜਨ ਧੁਨੀ 


ਦੀ ਵਰਤੋਂ ਸ਼ਬਦ ਦੀ ਵਿਚਕਾਰਲੀ ਅਤੇ ਅਖੀਰਲੀ ਸਥਿਤੀ ਵਿੱਚ ਹੀ ਕੀਤੀ ਜਾਂਦੀ ਹੈ। 


162 


ਕਾਣਾ ੩।੧੩ 01110 
ਸੁਣ 501੧ 115੧੬। 
ਪਾਸੇਦਾਰ (੪੦।੬੪ ।3੧੬।3।) 


/1/:/ਲ/ ਸਘੋਸ਼, ਤਾਲਵੀ, ਪਾਸੇਦਾਰ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ 


ਸਥਿਤੀਆਂ ਵਿੱਚ ਹੁੰਦੀ ਹੈ। ਜਿਵੇਂ: 


ਲੋਕ 10੬ [0021੬ 
ਪਾਲੀ [0311 /. ੮1131€ ।13।੬ 
ਖੱਲ 0੩11 5161 


/!/:/ਲ/ ਸਘੋਸ਼, ਮੂਰਧਨੀ ਪਾਸੇਦਾਰ ਵਿਅੰਜਨ ਹੈ। ਇਹ ਧੁਨੀ ਸ਼ਬਦ ਦੀ ਵਿਚਕਾਰਲੀ ਅਤੇ 


ਅਖੀਰਲੀ ਸਥਿਤੀ ਵਿੱਚ ਹੀ ਆ ਸਕਦੀ ਹੈ। 
ਕਾਲੀ ੩11 018੮ 
ਜਲ ]ੋਗ 03੧€। 


ਕਾਂਬਵਾਂ (£“੦।:੬071।।।) 
/।/:/ਰ/ ਸਘੋਸ਼, ਦੰਤੀ ਕਾਂਬਵਾਂ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 


ਵਿੱਚ ਹੁੰਦੀ ਹੈ। ਜਿਵੇਂ: 


ਰਾਤ ੩੧ 11ਇ11੧ 
ਗੋਰੀ ੬011 0੪11੧ 
ਪੀਰ [01। ੮011।1£ਇ 0।56।) 


ਫਟਕਵਾਂ (/੦।੦੬੦0 1130) 
/੧/:/ੜ/ ਸਘੋਸ਼ ਮੂਰਧਨੀ ਫਟਕਵਾਂ ਵਿਅੰਜਨ ਹੈ। ਇਹ ਵਿਅੰਜਨ ਸਿਰਫ਼ ਵਿਚਕਾਰਲੀ ਅਤੇ 
ਅਖੀਰਲੀ ਸਥਿਤੀ ਵਿੱਚ ਹੀ ਆਉਂਦਾ ਹੈ। 

ਰੜਕ 7੩੧੩੧ 7811੬ 


ਚੁੜ ੮0੧ 01੬ ੮੦੧੧0) 


163 


ਸੰਘਰਸ਼ੀ (੪੦1੦੬।੦55 ।1103੧1੪੬5) 


/5/:/ਸ/ ਦੰਤੀ ਅਘੋਸ਼ ਸੰਘਰਸ਼ੀ ਵਿਅੰਜਨ ਹੈ। ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ 


ਵਿੱਚ ਹੁੰਦੀ ਹੈ। ਜਿਵੇਂ: 
ਸਾਲ 531 ੧੩1 
ਅਸੀ 351 ਹਉ 
ਦਸ 0੩5 ੧੬। 


/1/:/ਹ/ ਅਘੋਸ਼ ਸੁਰਯੰਤਰੀ ਸੰਘਰਸ਼ੀ ਵਿਅੰਜਨ। ਪੰਜਾਬੀ ਦੀਆਂ ਹੋਰ ਉਪਭਾਸ਼ਾਵਾਂ ਦੇ 
ਮੁਕਾਬਲੇ ਮਲਵਈ ਉਪਭਾਸ਼ਾ ਵਿੱਚ /ਹ/ ਧੁਨੀ ਜ਼ਿਆਦਾ ਵਿਅੰਜਨੀ ਸਰੂਪ ਦੀ ਧਾਰਨੀ ਹੈ। 


ਮਲਵਈ ਉਪਭਾਸ਼ਾ ਵਿੱਚ ਇਸ ਦੀ ਵਰਤੋਂ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿੱਚ ਹੁੰਦੀ ਹੈ। 


ਹਾਰਾ 1313 0।€ ੧$0€ 01 5੧0੪੬ 
ਵਾਹਣ ੪੩1੩।੧ ੮01103੧੬0 
ਚਾਹ 63॥ 1੬੩ 


5.1.1.1.2. ਵਿਅੰਜਨ ਨੇੜਤਾ (੦੦॥5੦।3।੯ &013੮੬॥੧) 
ਮਲਵਈ ਉਪਭਾਸ਼ਾ ਵਿਚਲੀ ਵਿਅੰਜਨ ਨੇੜਤਾ ਨਿਮਨ ਪ੍ਰਕਾਰ ਦੀ ਆਰੋਖ ਅਨੁਸਾਰ 
ਤਿੰਨ ਤਰ੍ਹਾਂ ਨਾਲ ਸਾਕਾਰ ਹੋ ਸਕਦੀ ਹੈ। 


ਵਿਅੰਜਨ ਨੇੜਤਾ 


ਦੁੱਤ ਵਿਅੰਜਨ ਵਿਅੰਜਨ ਗੁੱਛੇ ਵਿਅੰਜਨ ਸੰਯੋਗ 
5.1.1.1.2.1. ਦੁੱਤ ਵਿਅੰਜਨ (6੬11113੧੬੦ ੮0।156।1311੧) 
ਡਾ. ਮੁਖਤਿਆਰ ਸਿੰਘ ਗਿੱਲ (1996:89) ਅਨੁਸਾਰ ਮਲਵਈ ਉਪਭਾਸ਼ਾ ਵਿੱਚ ਦੁੱਤ- 


ਵਿਅੰਜਨੀਕਰਨ ਧੁਨੀਆਤਮਕ ਹੈ। ਦੁੱਤ ਵਿਅੰਜਨ ਦੇ ਉਚਾਰਨ ਸਮੇਂ ਕਿਸੇ ਵਿਸ਼ੇਸ਼ ਵਿਅੰਜਨ 


164 


ਧੁਨੀ ਨੂੰ ਰੋਕ ਕੇ ਲਮਕਾ ਦਿੱਤਾ ਜਾਂਦਾ ਹੈ। ਭਾਵ ਉਸ ਧੁਨੀ ਦਾ ਦੋਹਰਾ ਉਚਾਰਨ ਹੋ ਜਾਂਦਾ ਹੈ। 
ਇਹ ਦੋਹਰਾ ਉਚਾਰਨ ਵਿਅੰਜਨ ਦਾ ਲਮਕਾਅ ਨਹੀਂ, ਸਗੋਂ ਉਸਦਾ ਦੋਹਰਾਪਏ ਹੈ। ਜਿਸ ਨੂੰ 
ਦੁੱਤੀਕਰਨ ਕਿਹਾ ਜਾਂਦਾ ਹੈ। ਹੇਠਾਂ ਮਲਵਈ ਉਪਭਾਸ਼ਾ ਵਿੱਚ ਵਿੱਚਰਦੇ ਦੁੱਤ ਵਿਅੰਜਨਾਂ ਦੀਆਂ 


ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ: 


ਅਗ 3੬੬ ਜਿ।। 

ਚੱਕਾ ੮੩੩ ੪1੬੬1 
ਕੁੱਤਾ ੫੧੧੩ 00੬ 

ਬੱਚਾ 036੮3 ੮1110 

ਗੰਨਾ ਇ੪।111੩ 50੫੬3-੮311੬ 


5.1.1.1.2.2. ਵਿਅੰਜਨ ਗੁੱਛੇ (:੦।5੦।3।੧੯ ੮1੫5੧੦।) 

ਜਦੋਂ ਦੋ ਜਾਂ ਦੋ ਤੋਂ ਵੱਧ ਵਿਅੰਜਨ ਬਿਨਾਂ ਸਵਰ ਦੀ ਮਦਦ ਤੋਂ ਉਚਾਰੇ ਜਾਏ ਤਾਂ ਇਹਨਾਂ ਨੂੰ 
ਵਿਅੰਜਨ ਗੁੱਛੇ ਆਖਿਆ ਜਾਂਦਾ ਹੈ। ਮਲਵਈ ਭਾਸ਼ਾ ਵਿੱਚ ਇਹ ਸ਼ਬਦ ਦੀ ਮੁੱਢਲੀ ਤੇ 
ਵਿਚਕਾਰਲੀ ਸਥਿਤੀ ਵਿੱਚ ਵਿਚਰ ਸਕਦੇ ਹਨ। 
ਸ਼ਬਦ ਦੀ ਮੁੱਢਲੀ ਸਥਿਤੀ ਵਿਚਲੇ ਵਿਅੰਜਨ ਗੁੱਛੇ 

ਇਹ ਸ਼ਬਦ ਦੀ ਮੁੱਢਲੀ ਸਥਿਤੀ ਵਿੱਚ ਡੱਕਵਾਂ “ ਅਡੱਕਵਾਂ ਵਿਅੰਜਨ ਤਰਤੀਬ ਵਿੱਚ 
ਵਿਚਰਦੇ ਹਨ। ਕਈ ਵਾਰ ਪਹਿਲਾ ਮੈਂਬਰ ਅਡੱਕਈ ਵੀ ਹੋ ਸਕਦਾ ਹੈ। ਇਹਨਾਂ ਸ਼ਬਦਾਂ ਵਿੱਚ 
ਦੂਸਰਾ ਮੈਂਬਰ ਬਹੁਤੀ ਵਾਰ // ਹੀ ਹੁੰਦਾ ਹੈ। 

ਗ੍ਰਹਿ 8॥1 ੬ %॥-% 04] 

ਪ੍ਰਤੀ ੪੧ ?1%9੧੭। 
ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚਲੇ ਵਿਅੰਜਨ ਗੁੱਛੇ 

ਮਲਵਈ ਉਪਭਾਸ਼ਾ ਵਿਚਲੇ ਸ਼ਬਦਾਂ ਵਿੱਚ ਇਹ ਵਿਅੰਜਨ ਗੁੱਛੇ ਦੋ ਸਵਰਾਂ ਵਿਚਾਲੇ 


ਆਉਂਦੇ ਹਨ। ਉਦਾਹਰਦ ਦੇ ਤੌਰ ਤੇ : 


165 


ਚਜ਼ਾਦਰਾ '੮੩0।੩' ੮੭੧੭੦੭॥4੩ 
ਸੰਤਰਾ '6੪1103' 6੭%੩%॥#੧।੧੩ 
ਜਿੰਦਰਾ '11॥੧03' ]੪14%1%੧4143 
5.1.1.1.2.3. ਵਿਅੰਜਨ ਸੰਯੋਗ (੮੦।150।1311੧ 5੦੧੫੦।੮੬) 
ਵਿਅੰਜਨ ਸੰਯੋਗ ਤੋਂ ਭਾਵ ਉਹਨਾਂ ਵਿਅੰਜਨਾਂ ਦੀ ਨੇੜਤਾ ਤੋਂ ਹੈ ਜੋ ਭਾਵਾਂਸ਼ੀ ਹੱਦਾਂ 
ਤੇ ਵਿਚਰਦੀ ਹੈ। ਸ਼ਬਦ ਦੇ ਪਹਿਲੇ ਭਾਵਾਂਸ਼ ਦਾ ਅਖੀਰਲਾ ਵਿਅੰਜਨ ਅਤੇ ਦੂਜੇ ਭਾਵੰਸ਼ ਦਾ 


ਅਰੰਭਕ ਵਿਅੰਜਨ ਮਿਲਕੇ ਵਿਅੰਜਨ ਸੰਯੋਗਤਾ ਸਿਰਜਦੇ ਹਨ। ਉਦਾਹਰਦ ਦੇ ਤੌਰ ਤੇ : 


ਜਰਦਾ ']੩।ਧ੩' ]#8%146043 
ਕਰਦਾ ੩॥੩ %੩੪%॥੦੧੩ 
ਲੜਕਾ 18੧੩ 1੩੧੭੩ 


ਮਲਵਈ ਉਪਭਾਸ਼ਾ ਵਿੱਚ ਤਿੰਨ ਨਾਸਕੀ ਵਿਅੰਜਨ ਹਨ। /।0/ ਅਤੇ /॥/ ਸ਼ਬਦ ਦੀਆਂ 
ਤਿੰਨਾਂ ਸਥਿਤੀਆਂ ਵਿੱਚ ਉਚਾਰੇ ਜਾਂਦੇ ਹਨ। ਪਰ ਮੁਰਧਨੀ ਨਾਸਕੀ ਵਿਅੰਜਨ /।/ ਦਾ ਉਚਾਰਨ 
ਸਿਰਫ਼ ਵਿਚਕਾਰਲੀ ਅਤੇ ਅਖੀਰਲੀ ਸਥਿਤੀ ਵਿੱਚ ਹੀ ਮਿਲਦਾ ਹੈ। ਇਸਦਾ ਉਚਾਰਨ ਮੂਢਲੀ 
ਸਥਿਤੀ ਵਿੱਚ ਨਹੀ ਮਿਲਦਾ । 

ਮਲਵਈ ਉਪਭਾਸ਼ਾ ਇਕ ਸਘੋਸ਼ ਦੰਤੀ ਕਾਂਬਵਾਂ ਵਿਅੰਜਨ /// ਦਾ ਉਚਾਰਨ ਮਿਲਦਾ ਹੈ । 
ਇਸਦਾ ਉਚਾਰਨ ਸ਼ਬਦ ਦੀਆਂ ਤਿੰਨਾ ਸਥਿਤੀਆਂ ਵਿੱਚ ਮਿਲਦਾ ਹੈ । 

ਮਲਵਈ ਉਪਭਾਸ਼ਾ ਵਿੱਚ ਇਕ ਸਘੋਸ਼ ਮੂਰਧਨੀ ਫਟਕਵੇਂ ਵਿਔਜਨ /੧/ ਦਾ ਉਚਾਰਨ 
ਸ਼ਬਦ ਦੀ ਮੁੱਢਲੀ ਤੇ ਵਿਚਕਾਰਲੀ ਸਥਿਤੀ ਵਿੱਚ ਮਿਲਦਾ ਹੈ ।ਇਹ ਵਿਅੰਜਨ ਮੁੱਢਲੀ ਸਥਿਤੀ 
ਵਿੱਚ ਨਹੀਂ ਉਚਾਰਿਆ ਜਾਂਦਾ ਹੈ। 

ਮਲਵਈ ਉਪਭਾਸ਼ਾ ਵਿੱਚ ਦੋ ਪਾਸੇਦਾਰ ਵਿਅੰਜਨ ਹਨ । /।/ ਸਘੋਸ਼ ਦੰਤੀ ਪਾਸੇਦਾਰ 
ਵਿਅੰਜਨ ਅਤੇ /(/ ਸਘੋਸ਼ ਮੂਰਧਨੀ ਪਾਸੇਦਾਰ ਵਿਅੰਜਨ । ਇਹਨਾਂ ਵਿਅੰਜਨਾਂ ਦਾ ਉਚਾਰਨ 


ਮਲਵਈ ਉਪਭਾਸ਼ਾ ਵਿੱਚ ਸ਼ਬਦ ਦੀਆਂ ਤਿੰਨਾ ਸਥਿਤੀਆਂ ਵਿੱਚ ਹੁੰਦਾ ਹੈ । 


166 


ਮਲਵਈ ਉਪਭਾਸ਼ਾ ਵਿੱਚ ਦੋ ਅਘੋਸ਼ ਸੰਘਰਸ਼ੀ ਵਿਅੰਜਨਾਂ ਦਾ ਉਚਾਰਨ ਮਿਲਦਾ ਹੈ । 
ਧੁਨੀ /5/ ਅਤੇ /॥/ ਦਾ ਉਚਾਰਨ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿੱਚ ਹੁੰਦਾ ਹੈ। 
5.1.1.2. ਸਵਰ (੪੦੧੬5): 
ਡਾ. ਬੂਟਾ ਸਿੰਘ ਬਰਾੜ (2008:191) ਅਨੁਸਾਰ ਸਵਰ ਉਹਨਾਂ ਧੁਨੀਆਂ ਨੂੰ 
ਆਖਿਆ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ 'ਚੋਂ ਆਉਂਦੀ ਹਵਾ ਮੂੰਹ ਪੋਲ ਵਿਚੋਂ 
ਬੇਰੋਕ ਬਾਹਰ ਚਲੀ ਜਾਂਦੀ ਹੈ। ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਭਾਵੇਂ ਹਵਾ ਨੂੰ ਕਿਸੇ ਵੀ 
ਉਚਾਰਨ ਸਥਾਨ ਤੇ ਅੰਸ਼ਕ ਰੂਪ ਵਿੱਚ ਵੀ ਰੋਕਿਆ ਨਹੀਂ ਜਾਂਦਾ, ਪਰ ਜੀਭ ਦੀ ਉਚਾਈ, ਜੀਭ 
ਦੀ ਸਥਿਤੀ ਤੇ ਬੁੱਲਾਂ ਦੀ ਸਥਿਤੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹਨਾਂ ਸਥਿਤੀਆਂ ਦੇ 
ਆਧਾਰ ਤੇ ਹੀ ਇਹਨਾਂ ਨੂੰ ਅਗਲੇਰੇ, ਪਿਛਲੇਰੇ, ਉੱਚੇ-ਨੀਵੇਂ, ਗੋਲਾਈ-ਰਹਿਤ ਅਤੇ 


ਗੋਲਾਈਦਾਰ ਆਦਿ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਨਿਮਨ 


ਅਨੁਸਾਰ 10 ਹੈ: 

ਮੂਹਰਲੇ ਵਿਚਕਾਰਲੇ ਅਖੀਰਲੇ 
ਉੱਚੇ । (ਈ) ੫ (ਊ) 
ਮੱਧ ਉੱਚੇ । (ਇ)  (ਉ) 
ਮਝਲੇ € (ਏ) 0 (ਉ) 
ਮੱਧਨੀਵੇਂ ੬ (ਐ) ਰ (ਅ) > (ਐ) 
ਨੀਵੇਂ 3੩ (ਆ) 


ਮਲਵਈ ਉਪਭਾਸ਼ਾ ਵਿੱਚ ਨਾਸਿਕਤਾ ਧੁਨੀ-ਵਿਉਂਤਕ ਹੈ। ਇਸ ਨੂੰ ਹਥਲੇ ਖੋਜ ਪੇਪਰ 


ਵਿੱਚ “ ਦੁਆਰਾ ਪੇਸ਼ ਕੀਤਾ ਗਿਆ ਹੈ। 


ਮੂਹਰਲੇ ਵਿਚਕਾਰਲੇ ਅਖੀਰਲੇ 
ਉੱਚੇ “। (ਈ) 4 (ਊ) 
ਮੱਧ ਉੱਚੇ 1 (ਇ) 0 (ਉ) 
ਮਝਲੇ ੬ (ਏ) 6 (ਉ) 
ਮੱਧਨੀਵੇਂ ੬ (ਐ) ਰੈ (ਅ) 2 (ਐ) 


ਨੀਵੇਂ 


042 
ਰਾ 
ਤੋ 


167 


5.1.1.2.1. ਸਵਰ ਖੰਡ ਅਤੇ ਵਰਤੋਂ ਵਿਉਂਤ 


/1/:/ਈ/ ਉੱਚਾ, ਮੂਹਰਲਾ ਗੋਲਾਈ ਰਹਿਤ ਸ੍ਰਰ। ਇਹ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿੱਚ 


ਮਿਲਦਾ ਹੈ। 
ਈਸਰ 15੩।` [0੦02 1੦੫। 
ਤੀਰ 0 1੦0।) 
ਬਾਈ 031 010੧1€। 


/1/:/ਇ/ ਮੱਧ ਉੱਚਾ, ਮੂਹਰਲਾ ਗੋਲਾਈ ਰਹਿਤ ਸ੍ਰਰ। ਮਲਵਈ ਉਪਭਾਸ਼ਾ ਵਿੱਚ ਇਹ ਸ੍ਰ 
ਸ਼ਬਦ ਦੀ ਮੁੱਢਲੀ ਅਤੇ ਵਿਚਕਾਰਲੀ ਸਥਿਤੀ ਵਿੱਚ ਮਿਲਦਾ ਹੈ। 

ਇਕ | 011€ 

ਆਇਆ 813 81੧੬ 


/੬/:/ਏ/ ਮਝਲਾ, ਮੂਹਰਲਾ, ਗੋਲਾਈ ਰਹਿਤ ਸ੍ਰਰ। ਇਸ ਸ਼ਬਦ ਦੀਆਂ ਤਿੰਨ ਸਥਿਤੀਆਂ ਵਿੱਚ 


ਮਿਲਦਾ ਹੈ। 
ਏਕਤਾ €੩੧੩ 001੧੧ 
ਸੇਕ 5€੬ 1੬੩੧ 
ਮੁੰਡੇ 1100੬ 00੧5 


/੬/:/ਐ/ ਮੱਧ-ਨੀਵਾਂ ਮੁਹਰਲਾ, ਗੋਲਾਈ ਰਹਿਤ ਸ੍ਰਰ। ਇਸ ਸ਼ਬਦ ਦੀਆਂ ਤਿੰਨਾਂ ਸਥਿਤੀਆਂ 


ਵਿੱਚ ਆਉਂਦਾ ਹੈ। 
ਐਬ ੬0 1110€। ੮੧101 
ਪੈਰ [0੬1 ॥[010॥॥ 
ਹੈ 1੬ ”।€5€।1੧ #0੧1181)ਭ 


/੩/:/ਅ/ ਮੱਧ-ਨੀਵਾਂ, ਕੇਂਦਰੀ ਗੋਲਾਈ ਰਹਿਤ ਸ੍ਰਰ। ਇਹ ਸ਼ਬਦ ਦੀ ਮੁੱਢਲੀ ਅਤੇ ਵਿਚਕਾਰਲੀ 


ਸਥਿਤੀ ਵਿੱਚ ਆਉਂਦਾ ਹੈ। 


168 


ਅਸਲ ੩5੩। ॥€੩1 
ਭੰਰ ੩। 1੮੬3। 
/੩/:/ਆ/ ਨੀਵਾਂ, ਕੇਂਦਰੀ ਗੋਲਾਈ ਰਹਿਤ ਸ੍ਰਰ। ਮਲਵਈ ਉਪਭਾਸ਼ਾ ਵਿੱਚ ਇਹ ਸਵਰ ਸ਼ਬਦ 


ਦੀਆਂ ਤਿੰਨਾਂ ਸਥਿਤੀਆਂ ਵਿੱਚ ਉਚਾਰਿਆ ਜਾਂਦਾ ਹੈ। 


ਆਹੋ 310 ੧੬5 
ਗਾਰਾ ਇ3੩।੩ 1100 
ਆਇਆ 313 ੮111੬ 


/0/:/ਊ/ ਉੱਚਾ, ਪਿਛਲਾ, ਗੋਲਾਈ ਸਹਿਤ ਸ੍ਰਰ। ਇਸ ਸ਼ਬਦ ਦੀਆਂ ਸਾਰੀਆਂ ਸਥਿਤੀਆਂ ਵਿੱਚ 


ਆਉਂਦਾ ਹੈ। 
ਊਈ 01੧3 111੮੦।੧01੧੬ 
ਬੂਟਾ 0013 5301111੬ 
ਜਾਦੂ 1੩੦੫ 13੬16 


/0/:/ਉ/ ਮੱਧ-ਉੱਚਾ, ਗੋਲਾਈ ਸਹਿਤ, ਸ੍ਰਰ। ਇਹ ਸ਼ਬਦ ਦੇ ਸ਼ੁਰੂ ਅਤੇ ਮੱਧ ਵਿੱਚ ਆਉਂਦਾ 


ਹੈ।ਮਲਵਈ ਉਪਭਾਸ਼ਾ ਵਿੱਚ ਇਹ ਸ਼ਬਦ ਦੀ ਅਖੀਰਲੀ ਸਥਿਤੀ ਵਿੱਚ ਨਹੀਂ ਉਚਾਰਿਆ ਜਾਂਦਾ 


ਹੈ। ਜਿਵੇ: 
ਉਦਾਸ 0035 530 
ਚੁਸਤ ੮05੩੯ 2€31005 


/6/:/ਉ/ ਮਝਲਾ, ਪਿਛਲਾ, ਗੋਲਾਈ ਸਹਿਤ ਸ੍ਰਰ। ਇਹ ਸ਼ਬਦ ਦੀਆਂ ਤਿੰਨਾਂ ਸਥਿਤੀਆਂ ਵਿੱਚ 


ਉਚਾਰਿਆ ਜਾਂਦਾ ਹੈ।ਜਿਵੇਂ: 
ਉਦਰਨਾ 003।3113 01155 
ਡੋਰ 901 ੧101੬ 
ਦੇਖੋ 0੬01੦ 5੦੬ 


169 


/>/:/ਐ/ ਮੱਧ-ਨੀਵਾਂ, ਪਿਛਲਾ ਤੇ ਗੋਲਾਈ ਸਹਿਤ ਸ੍ਰਰ। ਇਹ ਸ਼ਬਦ ਸਾਰੀਆਂ ਸਥਿਤੀਆਂ ਵਿੱਚ 


ਆਉਂਦਾ ਹੈ। 
ਔਖ >॥॥ 0111੮01੧॥ 
ਦੌੜ 0>੧ ੧੮੬ 
ਸੰ 5> 10110।€0 


5.1.1.2.2. ਦੂਹਰੇ ਸਵਰ (10੧੧੦॥੬5) 
ਦੋ ਸਵਰਾਂ ਦਾ ਉਹ ਸੰਜੋਗ ਜੋ ਇਕ ਉਚਾਰਖੰਡ ਦੇ ਕੇਂਦਰ ਬਿੰਦੂ ਵਜੋਂ ਵਿਚਰਦਾ ਹੈ, ਉਸ 
ਨੂੰ ਦੋਹਰਾ ਸਵਰ ਕਿਹਾ ਜਾਂਦਾ ਹੈ। ਹੇਠਾਂ ਅਸੀਂ ਮਲਵਈ ਉਪਭਾਸ਼ਾ ਵਿਚਲੇ ਕੁਝ ਦੂਹਰੇ ਸਵਰਾਂ 


ਦੀਆਂ ਉਦਾਹਰਨਾਂ ਦਿੱਤੀਆਂ ਹਨ : 


ਦੂਹਰੇ ਸਵਰ 

34] '੩।' ਕਈ 
੭0 ੪0 ਲਉ 
੭੬ 'ਇ੩€' ਗਏ 
146 '010' ਦਿਓ 
143 ੧18" ਤਿਆਰ 
043੩ '੮੫੩' ਜੂਆ 
04੬ '੧੧੦੬' ਮੋਏ 


5.1.1.2.3. ਸਵਰ ਸੰਯੋਗ 
ਸੁਖਵਿੰਦਰ ਸਿੰਘ ਸੰਘਾ (2014:114) ਅਨੁਸਾਰ ਦੋ ਸਵਰਾਂ ਦਾ ਸਹਿ ਵਿਚਰਨ ਜਦੋਂ 
ਲਾਗਵੇਂ ਉਚਾਰਖੰਡਾਂ ਦੀ ਸਿਖਰ ਉੱਤੇ ਸਾਕਾਰ ਹੋਵੇ ਤਾਂ ਉਸਨੂੰ ਸਵਰ ਸੰਯੋਗ ਕਿਹਾ ਜਾਂਦਾ ਹੈ। 


ਹੇਠਾਂ ਅਸੀਂ ਮਲਵਈ ਉਪਭਾਸ਼ਾ ਵਿਚਲੇ ਸਵਰ ਸੰਯੋਗਾਂ ਦੀਆਂ ਕੁਝ਼ ਉਦਾਹਰਨਾਂ ਦਿੱਤੀਆਂ ਹਨ। 


ਦੂਹਰੇ ਸਵਰ 


| % €? “1੬' ਤੀਏ 
-੭% 3੩” “13 ਤੀਆ 
“'%1" 7੬1" ਥੇਈ 

'% ੦” “1੦” ਜੀਓ 
“8੭1” ਵਰ ਬਾਈ 
“੧7੬” “੧੬” ਆਏ 
“0 % ੬? “0੬” ਉਏ 


5.1.1.2.4. ਤੀਹਰੇ ਸਵਰ 

3੭143 'ਉ9313' ਪਾਈਆ 

੦੭14੩ '੧੧੩13 ਮਾਈਆਂ 
5.1.2. ਅਖੰਡੀ ਧੁਨੀਆਂ 

ਅਖੰਡੀ ਧੁਨੀਆਂ ਉਹ ਧੁਨੀਆਂ ਹਨ ਜਿਹਨਾਂ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ। 
ਅਖੰਡੀ ਧੁਨੀਆਂ ਭਾਸ਼ਾ ਵਿੱਚ ਖੰਡੀ ਧੁਨੀਆਂ ਦੇ ਆਸਰੇ ਹੀ ਆਪਈ ਸਾਕਾਰ ਰੂਪ ਗ੍ਰਹਿਣ 
ਕਰਦੀਆਂ ਹਨ ਭਾਵ ਇਹਨਾਂ ਦਾ ਆਧਾਰ ਸਵਰ ਅਤੇ ਵਿਅੰਜਨ ਖੰਡੀ ਧੁਨੀਆਂ ਹੀ ਬਣ 
ਸਕਦੀਆਂ ਹਨ। ਭਾਵੇਂ ਇਹਨਾਂ ਦਾ ਇਕ ਤੋਂ ਵੱਧ ਖੰਡਾਂ ਤੇ ਆਸ਼ਰਿਤ ਹੋਏ ਕਾਰਨ ਖੰਡੀਕਰਨ 
ਨਹੀਂ ਹੋ ਸਕਦਾ ਪਰ ਇਹ ਅਰਥ ਭੇਦਕ ਹੋਏ ਕਰਕੇ ਧੁਨੀਗ੍ਰਾਮ ਹੁੰਦੇ ਹਨ। ਮਲਵਈ 
ਉਪਭਾਸ਼ਾ ਵਿੱਚ ਅਖੰਡੀ ਧੁਨੀਆਂ ਬਲ, ਸੁਰ-ਵਾਕਸੁਰ, ਨਾਸਿਕਤਾ, ਸੰਗਮ ਆਦਿ ਦਾ ਵਰਣਨ 
ਨਿਮਨ ਪ੍ਰਕਾਰ ਹੈ: 
5.1.2.1. ਬਲ 


ਡਾ. ਪ੍ਰੇਮ ਪ੍ਰਕਾਸ਼ ਸਿੰਘ (2011:48) ਅਨੁਸਾਰ ਬਲ ਇਕ ਅਖੰਡੀ ਇਕਾਈ ਹੈ। ਜਿਸ 


(2੧੨ 


ਧੁਨੀ-ਵਿਉਂਤ ਦੇ ਖਾਸ ਪ੍ਰਸੰਗ ਵਿੱਚ ਵਰਤਿਆ ਜਾਂਦਾ ਹੈ। ਬਲ ਦੀ ਹੋਂਦ ਨਾਲ ਸੰਬੰਧਿਤ 


171 


ਭਾਸ਼ਾ ਦੀ ਇਕਾਈ ਦੇ ਅਰਥਾਂ ਵਿੱਚ ਫ਼ਰਕ ਪੈਂਦਾ ਹੁੰਦਾ ਹੈ। ਧੁਨੀ ਉਚਾਰਨ ਸਮੇਂ ਸਾਰੀਆਂ 
ਧੁਨੀਆਂ ਉੱਪਰ ਇਕੋ ਜਿਹਾ ਦਬਾ ਨਹੀਂ ਦਿੱਤਾ ਜਾਂਦਾ। ਜਦੋਂ ਕਿਸੇ ਧੁਨੀ ਦੇ ਉਚਾਰਨ ਸਮੇਂ ਉਸ 
ਉੱਪਰ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਹ “ਬਲ” ਹੈ। “ਬਲ” ਬਲ ਦਾ ਫੈਲਾਅ ਧੁਨੀ, ਧੁਨੀ-ਗ੍ਰਾਮ, 
ਉਚਾਰਖੰਡ, ਸ਼ਬਦ ਅਤੇ ਵਾਕ ਤੱਕ ਹੁੰਦਾ ਹੈ। ਧੁਨੀ-ਵਿਉਂਤ ਦੇ ਖੇਤਰ ਵਿੱਚ ਇਸਦਾ ਮੁੱਖ 
ਕਾਰਜ ਸ਼ਬਦ ਵਿਚਲੇ ਅੰਸ਼ਾ ਵਿਚੋਂ ਕਿਸੇ ਇਕ ਉੱਤੇ ਵਿਸ਼ੇਸ਼ ਜੋਰ ਦੇ ਕੇ ਉਸਨੂੰ ਦੂਜਿਆਂ ਨਾਲੋ 
ਨਿਖੇੜਨਾਂ ਜਾਂ ਫਿਰ ਵਿਰੋਧ ਪੈਦਾ ਕਰਕੇ ਅਰਥ ਸਿਰਜਨਾ ਹੁੰਦਾ ਹੈ। 
ਮਲਵਈ ਉਪਭਾਸ਼ਾ ਵਿੱਚ ਅਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਹਨਾਂ ਦੇ ਉਚਾਰਨ ਸਮੱ 
“ਬਲ” ਦੀ ਹੋਂਦ ਕਾਰਨ ਅਰਥ ਵਿੱਚ ਫ਼ਰਕ ਪੈਦਾ ਹੁੰਦਾ ਹੈ। ਜਿਵੇਂ: 
ਤੀ /੧3:੧13/ 

ਸ਼ਬਦ 'ਤਲਾ” ਦੇ ਉਚਾਰਨ ਸਮੇਂ ਬਲ ਪਹਿਲੇ ਉਚਾਰਖੰਡ ਤੇ ਹੈ ਜਿਸਦਾ ਅਰਥ ਹੈ ਜੁੱਤੀ 
ਦੇ ਹੇਠਲਾ ਪਾਸਾ ਜਾਂ ਹਿੱਸਾ ਅਤੇ ਦੂਸਰੇ ਸ਼ਬਦ “ਤਲਾ” ਦੇ ਉਚਾਰਨ ਸਮੱ ਬਲ ਦੂਸਰੇ ਖੰਡ ਤੇ 
ਹੈ ਜਿਸਦਾ ਅਰਥ ਹੈ “ਟੋਬਾ” ਜਾਂ 'ਛੱਪੜ'। ਇਸ ਫ਼ਰਕ ਨੂੰ ਨਿਮਨ ਵਾਕਾਂ ਰਾਹੀ ਅਸਾਨੀ ਨਾਲ 
ਸਮਝਿਆ ਜਾ ਸਕਦਾ ਹੈ। ਜਿਵੇਂ: 

1. ਮੇਰੀ ਜੁੱਤੀ ਦਾ ਤਲਾ ਟੁੱਟ ਗਿਆ ਤੀ। 


1੬11 1011 0੩ ੧੪13੧੫0੧੬1811. 


2. ਥੋਡੇ ਪਿੰਡ ਦਾ ਤਲ੍ਹਾ ਬੱਡਾ ਏ। 


1€।1 011 0੩ ੧੩13 ੧੫੧੧ ੬13 00103 €. 


ਬਲ ਦੀ ਹੋਂਦ ਵਾਕ ਵਿੱਚ ਅਰਥ ਭੇਦਕ ਇਕਾਈ ਵਜੋਂ ਵਿਚਰਦੀ ਹੈ। ਜਿਵੇਂ: 
3. ਔਹ ਸਹਿਰ ਜਾਬੇਗਾ(।) 
>੩॥ 5੩1 1896੬3(1) 
4. ਔਹ ਸਹਿਰ ਜਾਬੇਗਾ (2) 


>੪॥ 5311 18023 (2) 


172 


ਮਲਵਈ ਉਪਭਾਸ਼ਾ ਦੇ ਇਹਨਾਂ ਵਾਕਾ ਵਿੱਚ ਕ੍ਰਮਵਾਰ “ਔਹ” ਅਤੇ “ਸਹਿਰ” ਉੱਪਰ ਬਲ 
ਦੇ ਨਾਲ 'ਕੋਏ' ਅਤੇ “ਕਿੱਥੇ” ਆਦਿ ਪ੍ਰਸ਼ਨਵਾਚਕ ਚਿੰਨ੍ਹਾਂ ਦੀ ਭਿੰਨਤਾ ਨਜ਼ਰ ਆਉਂਦੀ ਹੈ। 

ਦੁੱਤੀਕਰਨ ਨਾਲ ਵੀ ਮਲਵਈ ਉਪਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਵਿੱਚ ਫ਼ਰਕ ਪੈਂਦਾ ਹੈ। 
ਇਹ ਦੁੱਤੀਕਰਨ (੦੬॥॥੧੩੧੦॥) ਬਲ ਦਾ ਹੀ ਸੂਚਕ ਹੈ। ਉਚਾਰਨ ਸਮੇਂ ਜਦੋਂ ਦੁੱਤ ਧੁਨੀਆਂ 


ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਤਾਂ ਅਰਥ ਬਦਲ ਜਾਂਦੇ ਹਨ। ਜਿਵੇ: 


ਪੱਚੀ _- _ਪਚੀ 
[2੩੮61 - [0੩੮1 
ਛਡੰਕਾ ਡੰਕਾ 


[233- [2303 


ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਲ ਮਲਵਈ ਭਾਸ਼ਾ ਦੇ ਸ਼ਬਦਾਂ ਅਤੇ ਵਾਕਾਂ ਵਿੱਚ 
ਅਰਥ ਭੇਦਕ ਇਕਾਈ ਵਜੋਂ ਵਿਚਰਦਾ ਹੈ। 
5.1.2.2. ਸੁਰ ਅਤੇ ਵਾਕ ਸੁਰ 
ਜਦੋਂ ਅਸੀਂ ਆਪਏ ਉਚਾਰਨ ਅੰਗਾਂ ਨਾਲ ਭਾਸ਼ਾ ਧੁਨੀਆਂ ਉਚਾਰਦੇ ਹਾਂ ਤਾਂ 
ਸਾਹ ਦੀ ਹਵਾ ਬਾਹਰ ਨੂੰ ਨਿਕਲਦੀ ਹੈ। ਭਾਸ਼ਾ ਧੁਨੀਆਂ ਦੇ ਉਚਾਰਨ ਸਮੇਂ ਸਾਡੇ ਗਲੇ ਵਿੱਚ 
ਸੁਰ (੪੦੦੩1 ੦੪5) ਤੰਦਾਂ ਕੰਬਦੀਆਂ ਹਨ। ਸਾਡੇ ਉੱਚੇ ਜਾਂ ਨੀਵਾਂ ਬੋਲਣ ਨਾਲ ਸੁਰ ਤੰਦਾਂ 
ਦੀ ਗਤੀ ਵੱਧ-ਘੱਟ ਜਾਂਦੀ ਹੈ। ਸੁਰ ਤੰਦਾਂ ਦੇ ਕੰਬਣ ਦੀ ਗਤੀ ਨੂੰ ਪਿੱਚ ਜਾਂ ਤਾਨ ਕਿਹਾ ਜਾਂਦਾ 
ਹੈ। ਸੁਰ ਤੰਦਾਂ ਦੇ ਕੰਬਣ ਦੀ ਗਤੀ ਦਾ ਉਤਰਾ-ਚੜ੍ਹਾ ਕਈ ਵਾਰ ਸ਼ਬਦ ਦੇ ਪੱਧਰ ਤੇ ਸਾਰਥਕ 
ਹੁੰਦਾ ਹੈ ਇਸਦੇ ਘੱਟਛ ਵੱਧਏ ਨਾਲ ਸ਼ਬਦ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਪਰ ਸ਼ਬਦਾਂ 
ਵਿਚਲੇ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਉਹੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ 
ਹਾਂ ਕਿ ਤਾਨ ਜਾਂ ਪਿੱਚ ਵਿੱਚ ਆਏ ਉਤਰਾ-ਚੜ੍ਹਾਅ ਨੂੰ ਸੁਰ ਕਿਹਾ ਜਾਂਦਾ ਹੈ। ਜਦੋਂ ਇਹ 
ਭਾਸ਼ਾਈ ਕਾਰਜ ਸ਼ਬਦ ਦੇ ਪੱਧਰ ਤੇ ਹੁੰਦਾ ਹੈ ਤਾਂ ਇਸਨੂੰ ਸੁਰ ਕਿਹਾ ਜਾਂਦਾ ਹੈ ਅਤੇ ਜਦੋਂ ਇਹ 


ਭਾਸ਼ਾਈ ਕਾਰਜ ਵਾਕ ਦੇ ਪੱਧਰ ਤੇ ਹੁੰਦਾ ਹੈ ਤਾਂ ਇਸ ਵਾਕ-ਸੁਰ ਕਿਹਾ ਜਾਂਦਾ ਹੈ। 


173 


1”# (ਅੰਤਰਾਸ਼ਟਰੀ ਧੁਨੀਆਤਮਕ ਲਿੱਪੀ) ਵਿੱਚ ਉੱਚੀ ਸੁਰ ਲਈ ( / ) ਅਤੇ ਨੀਵੀ ਸੁਰ 
ਲਈ ( ੧ ) ਚਿੰਨੂ ਦੀ ਵਰਤੋਂ ਕੀਤੀ ਜਾਂਦੀ ਹੈ। ਲੈਵਲ ਜਾਂ ਮੱਧਵਰਤੀ ਸੁਰ ਲਈ ਕੋਈ ਚਿੰਨੂ 
ਅੰਕਿਤ ਨਹੀਂ ਕੀਤਾ ਜਾਂਦਾ, ਪਰ ਕੁਝ ਭਾਸ਼ਾ ਵਿਗਿਆਨੀ ( - ) ਚਿੰਨੂ ਲਗਾਉ ਨੂੰ 
ਪ੍ਰੋਤਸਾਹਿਤ ਕਰਦੇ ਹਨ। 
5.1.2.2.1. ਸੁਰ 
ਵਿਦਵਾਨਾਂ ਦੁਆਰਾ ਪੰਜਾਬੀ ਭਾਸ਼ਾ ਤੇ ਉਸਦੀਆਂ ਉਪਭਾਸ਼ਾਵਾਂ ਵਿੱਚ ਤਿੰਨ ਸੁਰਾਂ 
ਸਥਾਪਿਤ ਕੀਤੀਆਂ ਗਈਆਂ ਹਨ। ਡਾ. ਪ੍ਰੇਮ ਪ੍ਰਕਾਸ਼ ਸਿੰਘ (2011:53) ਅਨੁਸਾਰ ਭਾਰਤ 
ਦੀਆਂ ਸਾਰੀਆਂ ਆਰੀਆਂ ਭਾਸ਼ਾਵਾਂ ਵਿਚੋਂ ਪੰਜਾਬੀ ਹੀ ਇਕ ਅਜਿਹੀ ਭਾਸ਼ਾ ਹੈ, ਜਿਸ ਵਿੱਚ ਸੁਰ 
ਦੀ ਸਾਰਥਕ ਵਰਤੋਂ ਹੁੰਦੀ ਹੈ। ਮਲਵਈ ਉਪਭਾਸ਼ਾ ਵਿੱਚ ਇਹ ਤਿੰਨ ਸੁਰਾਂ ਨਿਮਨ ਪ੍ਰਕਾਰ 
ਨਾਲ ਵਿਚਰਦੀਆਂ ਹਨ: 
5.1.2.2.1.1. ਉੱਚੀ ਸੁਰ 
ਉੱਚੀ ਸੁਰ ਵੇਲੇ ਸੁਰਾਤਮਕ ਉਚਾਰਖੰਡ ਦੂਜੀਆਂ ਦੋਹਾਂ ਨਾਲੋਂ ਛੋਟਾ ਹੁੰਦਾ ਹੈ। 
ਇਸਦੇ ਉਚਾਰਨ ਸਮੇਂ ਕੰਠ-ਪਟਾਰੀ ਵਿੱਚ ਕਸਾਉ ਮਹਿਸੂਸ ਹੁੰਦਾ ਹੈ। ਉਚਾਰਨ ਸਮਾਂ 
(00306) ਵੀ ਘੱਟ ਹੁੰਦਾ ਹੈ। 
ਮਲਵਈ ਉਪਭਾਸ਼ਾ ਵਿੱਚ ਨਾਦੀ ਮਹਾਂਪ੍ਰਾਣ /ਘ, ਝ, ਢ, ਧ, ਭ/ ਵਿਅੰਜਨ ਧੁਨੀਆਂ 
ਜਦੋਂ ਸ਼ਬਦ ਦੀ ਮੱਧਵਰਤੀ ਜਾਂ ਅੰਤਲੀ ਸਥਿਤੀ ਤੇ ਆਉਂਦੀਆਂ ਹਨ ਤਾਂ ਇਹ ਕ੍ਰਮਵਾਰ ਸਘੋਸ਼ 
ਅਲਪਪ੍ਰਾਏ ਵਿਅੰਜਨ ਧੁਨੀਆਂ /ਗ, ਜ, ਡ ,ਦ, ਬ/ “ ਉੱਚੀ ਸੁਰ ਨਾਲ ਉਚਾਰੀਆਂ ਜਾਂਦੀਆਂ 
ਹਨ। ਜਿਵੇਂ: 
ਮੱਧਵਰਤੀ ਸਥਿਤੀ ਵਿੱਚ 


ਸ਼ਬਦ ਉਚਾਰਨ 
ਨਘੋਚ ਘੁ = ਗ - ਉੱਚੀ ਸੁਰ 
ਬੱਝੀ ਝ =ਜ “ ਉੱਚੀ ਸੁਰ 


ਡੂਢੀ ਢ = ਡ “ ਉੱਚੀ ਸੁਰ 


174 


ਦੋਧੀ ਧ =ਦ - ਉੱਚੀ ਸੁਰ 


ਲੋਭੀ ਭ =ਬ-ਉੱਦੀ ਸੁਰ 
ਅੰਤਲੀ ਸਥਿਤੀ ਵਿੱਚ 

ਸ਼ਬਦ ਉਚਾਰਨ 

ਸੰਘ ਘ =ਗ “ ਉੱਚੀ ਸੁਰ 
ਕੁੱਝ ਝ਼ =ਜ “ ਉੱਚੀ ਸੁਰ 
ਡੂਢ ਢ = ਡ “ ਉੱਚੀ ਸੁਰ 
ਸੁੱਧ ਧ =ਦ- ਉੱਚੀ ਸੁਰ 
ਲੱਭ ਭ =ਬ “ ਉੱਚੀ ਸੁਰ 


5.1.2.2.1,.2. ਮੱਧਵਰਤੀ ਸੁਰ 


ਇਹ ਸੁਰ ਦੂਸਰੀਆਂ ਦੋਨਾਂ ਸੁਰਾਂ ਦੇ ਵਿਚਕਾਰਲੀ ਹੈ। ਇਸ ਸਮੇਂ ਸੁਰਆਤਮਕ 
ਉਚਾਰਖੰਡ ਦਰਮਿਆਨੀ ਲੰਬਾਈ ਦਾ ਹੁੰਦਾ ਹੈ। ਮੱਧਵਰਤੀ ਸੁਰ ਵੇਲੇ ਕੰਠ-ਪਟਾਰੀ ਵਿੱਚ 
ਕਸਾਉ ਮਹਿਸੂਸ ਨਹੀਂ ਹੁੰਦਾ। ਮਲਵਈ ਉਪਭਾਸ਼ਾ ਵਿੱਚ “ਕੋੜਾ” “ਕਾਲਾ” ਅਤੇ “ਕਰ” ਆਦਿ 
ਸ਼ਬਦਾਂ ਵਿੱਚ ਮੱਧਵਰਤੀ ਸੁਰ ਬੋਲੀ ਜਾਂਦੀ ਹੈ। 
5.1.2.2.1.3. ਨੀਵੀਂ ਸੁਰ 
ਇਸਦੇ ਉਚਾਰਨ ਸਮੇਂ ਸੁਰਆਤਮਕ ਉਚਾਰਖੰਡ ਕਾਫੀ ਲਮਕ ਜਾਂਦਾ ਹੈ। 
ਮਲਵਈ ਅਤੇ ਦੁਆਬੀ ਸ਼ਬਦਾਵਲੀ ਵਿੱਚ ਨਾਦੀ ਮਹਾਂਪ੍ਰਾਏ /ਘ, ਝ, ਢ, ਧ, ਭ/ ਧੁਨੀਆਂ 
ਸ਼ਬਦ ਦੇ ਸ਼ੁਰੂ ਵਿੱਚ ਆਉ ਤੇ ਅਲਪਪ੍ਰਾਏ ਅਘੋਸ਼ ਵਿਅੰਜਨ ਧੁਨੀਆਂ ਕ੍ਰਮਵਾਰ /ਕ, ਚ, ਟ, 
ਤ, ਪ/ - ਨੀਵੀਂ ਸੁਰ ਨਾਲ ਉਚਾਰੀਆਂ ਜਾਂਦੀਆਂ ਹਨ। ਜਿਵੇਂ: 
ਸ਼ਬਦ ਉਚਾਰਨ 
ਘਰੇ ਘ=ਕ-ਨੀਵੀ ਸੁਰ 


ਝਗੜਾ ਝ=ਜ਼ “ਨੀਵੀਂ ਸੁਰ 


175 


ਢਾਲ ਢ=ਟ- ਨੀਵੀਂ ਸੁਰ 
ਧੌਲਾ ਧ=ਤ - ਨੀਵੀਂ ਸੁਰ 
ਭਖਾਅ ਭ=ਪ ਨੀਵੀ ਸੁਰ 
ਸੁਰ ਬਲਾਤਮਕ ਉਚਾਰਖੰਡ ਤੇ ਹੀ ਪੈਂਦੀ ਹੈ। ਸੁਰ ਤੇ ਬਲ ਦੋਵੇਂ ਇਕ ਦੂਜੇ ਵਿੱਚ ਮਿਲੇ 
ਹੁੰਦੇ ਹਨ। ਪੰਜਾਬੀ ਦੀਆਂ ਦੂਸਰੀਆਂ ਉਪਭਾਸ਼ਾਵਾਂ ਵਾਂਗ ਮਲਵਈ ਵਿੱਚ ਵੀ ਬਲ ਤੇ ਸੁਰ 
ਇਕੱਠੇ ਹੀ ਉਚਾਰੇ ਜਾਂਦੇ ਹਨ। ਸੁਰ ਉਦੋਂ ਹੀ ਧੁਨੀਗ੍ਰਾਮ ਹੋ ਸਕਦੀ ਹੈ ਜਦੋਂ ਉਹ ਬਲ ਨਾਲ 
ਮਿਲੀ ਹੋਵੇ। 
5.1.2.2.2. ਵਾਕ ਸੁਰ 
ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਸੁਰ ਦੀ ਤਰ੍ਹਾਂ ਵਾਕ ਸੁਰ ਦਾ 
ਆਧਾਰ ਵੀ ਪਿੱਚ ਜਾਂ ਤਾਨ ਹੈ। ਵਾਕ ਸੁਰ ਦੇ ਬਦਲਣ ਨਾਲ ਵਾਕ ਵਿਚਲੇ ਸ਼ਬਦਾਂ ਦੇ 
ਵਿਆਕਤੀਗਤ ਅਰਥਾਂ ਅਤੇ ਉਨ੍ਹਾਂ ਦੀ ਤਰਤੀਬ ਵਿੱਚ ਕੋਈ ਫ਼ਰਕ ਨਹੀਂ ਪੈਂਦਾ, ਸਗੋਂ ਸਮੁੱਚੇ 
ਵਾਕ ਦੇ ਅਰਥ ਬਦਲ ਜਾਂਦੇ ਹਨ। ਇੱਥੇ ਮਲਵਈ ਉਪਭਾਸ਼ਾ ਦੇ ਕੁਝ਼ ਵਾਕਾਂ ਰਾਹੀ ਸਮਝ਼ਏ ਦਾ 


ਯਤਨ ਕਰਾਂਗੇ। ਜਿਵੇਂ: 


1. ਉਹ ਘਰੇ ਗਿਐ (।) 01 (ਰ।€ ੬11) 
2. ਉਹ ਘਰੇ ਗਿਐ (?) 01 ੩੬ £|£ (?) 
3. ਉਹ ਘਰੇ ਗਿਐ (!) 0॥ (3੬ ੬ (!) 


ਉਪਰੋਕਤ ਵਾਕ “ਉਹ ਘਰੇ ਗਿਐ ਨੂੰ ਤਿੰਨ ਤਰ੍ਹਾਂ ਨਾਲ ਉਚਾਰਿਆ ਜਾ ਸਕਦਾ ਹੈ। 
ਕ੍ਰਮਵਾਰ ਪਹਿਲਾ ਵਾਕ ਬਿਆਨੀਆ ਵਾਕ, ਦੂਸਰਾ ਪ੍ਰਸ਼ਨਵਾਚਕ ਵਾਕ ਹੈ ਅਤੇ ਤੀਸਰਾ 
ਹੈਰਾਨੀਵਾਚਕ ਵਾਕ ਹੈ। ਇਹਨਾਂ ਤਿੰਨਾ ਵਾਕਾਂ ਦੇ ਉਚਾਰਨ ਸਮੱਂ ਵਾਕਾਂ ਦੇ ਅਖੀਰ ਤੇ ਪਿੱਚ ਦੀ 


ਕ੍ਰਮਵਾਰ ਸਥਿਤੀ ਇਸ ਪ੍ਰਕਾਰ ਹੈ: 


176 


5.1.2.3. ਨਾਸਿਕਤਾ 
ਉਚਾਰਨ ਵਿਧੀ ਦੇ ਆਧਾਰ ਤੇ ਭਾਸ਼ਾਈ ਧੁਨੀਆਂ ਨੂੰ ਮੌਖਿਕ ਅਤੇ ਨਾਸਕੀ ਦੋ 
ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਮੌਖਿਕ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਮੂੰਹ ਰਸਤੇ 
ਬਾਹਰ ਨਿਕਲਦੀ ਹੈ ਅਤੇ ਨਾਸਕੀ ਧੁਨੀਆਂ ਦੇ ਉਚਾਰਨ ਵੇਲੇ ਕੋਮਲ ਤਾਲੂ ਹੇਠਾਂ ਡਿੱਗ ਪੈਂਦਾ 
ਹੈ, ਜਿਸ ਕਰਕੇ ਮੂੰਹ ਦਾ ਰਸਤਾ ਬੰਦ ਹੋ ਜਾਂਦਾ ਹੈ ਤੇ ਹਵਾ ਨੌਕ ਰਸਤੇ ਬਾਹਰ ਨਿਕਲਦੀ ਹੈ। 
ਇਸ ਤਰ੍ਹਾਂ ਉਚਾਰੀਆਂ ਧੁਨੀਆਂ ਨੂੰ ਨਾਸਕੀ ਧੁਨੀਆਂ ਆਖਿਆ ਜਾਂਦਾ ਹੈ। ਪਰ ਅਖੰਡੀ ਧੁਨੀ ਦੇ 
ਰੂਪ ਵਿੱਚ ਨਾਸਿਕਤਾ ਦਾ ਸੰਬੰਧ ਸਿਰਫ਼ ਸਵਰਾਂ ਦੇ ਨਾਲ ਹੈ। ਮਲਵਈ ਉਪਭਾਸ਼ਾ ਵਿੱਚ 
ਨਾਸਿਕਤਾ ਦੀ ਵਰਤੋਂ ਕਾਰਨ ਪੈਦਾ ਹੁੰਦੇ ਭਾਸ਼ਾਈ ਵਖਰੇਵੇਂ ਦੀਆਂ ਕਈ ਉਦਾਹਰਨਾ ਮਿਲਦੀਆਂ 
ਹਨ। ਮਲਵਈ ਉਪਭਾਸ਼ਾ ਵਿੱਚ ਅਕਾਰਨ ਨਾਸਿਕਤਾ ਮਿਲਦੀ ਹੈ। ਜਿਵੇਂ: ਪੂੰਛ, ਤਾਂਸ, ਸ਼ੈਂਕਲ, 
ਸੈਂਤ, ਕਰੀਂਦਾ, ਚਾਹੀਦਾ, ਖਾਈਦਾ, ਬਰਸਾਂਤ, ਸ਼ਾਂਤਾ ਐਤਵਾਰ ਆਦਿ। ਵਿਰੋਧੀ ਜੁੱਟਾਂ ਵਿੱਚ 
ਨਾਸਿਕਤਾ ਦੀ ਸਾਰਥਿਕਤਾ ਇਸ ਤਰ੍ਹਾਂ ਦਿਖਾਈ ਦਿੰਦੀ ਹੈ, ਜਿਵੇਂ: 
ਹਸ - ਹੱਸ _ (੧੩5 - ॥65) 
ਸਾਗ- ਸਾਂਗ _ (5੩੬ - 53£) 
ਗੋਦ- ਗੋਂਦ _ (8੦੪-੬60) 
ਪੱਜ- ਪੰਜ __ (0੩11 - 931) 
ਜਮ - ਜੰਮ _ (]1੩।। - ]6।॥) 
ਮਲਵਈ ਉਪਭਾਸ਼ਾ ਵਿੱਚ 'ਮ”(1), “ਨ” (0) ਅਤੇ “ਏ' (0) ਨਾਸਕੀ ਵਿਅੰਜਨਾਂ ਦੀ 
ਵਰਤੋਂ ਹੁੰਦੀ ਹੈ। ਟਕਸਾਲੀ ਪੰਜਾਬੀ ਮਲਵਈ ਉਪਭਾਸ਼ਾ ਦੇ ਮੁਕਾਬਲੇ ਤਿੰਨ ਨਾਸਕੀ ਵਿਅੰਜਨ 


ਉਚਾਰੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ (ਝ) ਅਤੇ (ਝ) ਨਾਸਕੀ ਵਿਅੰਜਨ ਉਚਾਰੇ ਨਹੀਂ 


177 


ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਇਹ ਵਿਅੰਜਨਾਂ ਲਈ ਕ੍ਰਮਵਾਰ ਵਿਅੰਜਨ “ਜ” ਅਤੇ “ਗ” 


ਦਾ ਉਚਾਰਨ ਹੋ ਜਾਂਦਾ ਹੈ। ਜਿਵੇਂ: 


ਟਕਸਾਲੀ ਪੰਜਾਬੀ ਮਲਵਈ ਉਪਭਾਸ਼ਾ 
ਜੰਝ ਜੰਜ (31) 
ਵੰਝਾਂ ਵੰਗਾਂ (੪613) 


ਮਲਵਈ ਉਪਭਾਸ਼ਾ ਵਿੱਚ ਅੰ (“ਰ), ਆਂ (3), ਇੰ (), ਈਂ 0), ਉਂ (0), ਊਂ (0), ਏਂ 
(੬), ਐਂ (੬), ਐਂ (੭) ਵਿੱਚ ਨਾਸਕੀ ਸਵਰ ਹੈ। ਟਿੱਪੀ ਅਤੇ ਬਿੰਦੀ ਨਾਸਿਕਤਾ ਲਈ ਦੋ ਚਿੰਨੂ 
ਹਨ। ਇਹਨਾਂ ਵਿਚੋਂ ਮੁਕਤਾ, ਸਿਹਾਰੀ, ਔਕੜ, ਦੁਲੈਂਕੜ ਨਾਲ ਟਿੱਪੀ ਲਗਾਈ ਜਾਂਦੀ ਹੈ ਤੇ 
ਕੰਨਾ, ਬਿਹਾਰੀ, ਲਾਂ, ਦੁਲਾਂ ਹੋੜਾ, ਕਨੋੜਾ ਆਦਿ ਨਾਲ ਬਿੰਦੀ ਲਗਾਈ ਜਾਂਦੀ ਹੈ। ਮਲਵਈ 
ਉਪਭਾਸ਼ਾ ਦੇ ਸ਼ਬਦਾਂ ਵਿੱਚ ਇਹਨਾਂ ਦੀ ਵਰਤੋਂ ਨਿਮਨ ਪ੍ਰਕਾਰ ਨਾਲ ਹੁੰਦੀ ਹੈ: 


ਸਵਰ ਸਥਿਤੀ ਮਲਵਈ ਸ਼ਬਦ ਉਹ 
/1 /:/ਈ/ ਉੱਚਾ ਮੂਹਰਲਾ ਗੋਲਾਈ ਰਹਿਤ ਸ੍ਰ। _ ਨੀਂਦ 110 
/1/:/ਇੰ/ ਮੱਧ ਉੱਚਾ ਮੁਹਰਲਾ ਗੋਲਾਈ ਰਹਿਤ _, 
ਲੂ ਪਿੰਡ 01) 
ਸ੍ਰ 
/੬/:/ਏਂ/ ਮਝਲਾ ਮੂਹਰਲਾ ਗੋਲਾਈ ਰਹਿਤ ਸ੍ਰ ਗੇਂਦ ੬69 
/੬/:/ਐਂ/ ਮੱਧ-ਨੀਵਾਂ ਮੁਹਰਲਾ ਗੋਲਾਈ ਰਹਿਤ . 
ਐੱਬੇ ੬0੬ 
ਸ੍ਰ 
/ਰੋ/:/ਐੰ/ ਮੱਧ-ਨੀਵਾਂ ਕੇਂਦਰੀ ਗੋਲਾਈ ਰਹਿਤ ਸ੍ਰ ਨੰਬਰਦਾਰ ਹੋ ਵੀ 
//:/ਆੰ/ ਨੀਵਾਂ ਕੇਂਦਰੀ ਗੋਲਾਈ ਰਹਿਤ ਸ੍ਰ ਨਾਂਗੇ 118ੈ8€ 
/ 0/:/ਊਂ/ ਉੱਚਾ ਪਿਛਲਾ ਗੋਲਾਈ ਸਹਿਤ ਸ੍ਰ __ਊਈ 0 
/01/:/ਉ/ ਮੱਧ-ਉੱਚਾ ਗੋਲਾਈ ਸਹਿਤ ਸ੍ਰ ਇਉ 0 
/6/:/ਓਂ/ ਮਝਲਾ ਪਿਛਲਾ ਗੋਲਾਈ ੍ 
੧ ਮੰਡੀਓਂ ॥੧”1)16 
ਸਹਿਤ ਸ੍ਰਰ। 
/2/:/ਐੰ/ ਮੱਧ-ਨੀਵਾਂ ਪਿਛਲਾ ਤੇ ਗੋਲਾਈ ਸਹਿਤ ,, 
ਕਾ ੮203 
ਸ੍ਰ 
5.1.2.4. ਸੰਗਮ (10੧0੦) 


ਕਿਸੇ ਵਾਕ ਨੂੰ ਉਚਾਰਦੇ ਸਮੇਂ ਉਸ ਵਾਕ ਵਿੱਚ ਪੈਦਾ ਹੋਈ ਚੁੱਪ ਜਾਂ ਠਹਿਰਾਉ ਜੋ ਵਾਕ 


ਸਾਰਥਕ ਟੋਟਿਆਂ ਵਿੱਚ ਵੰਡ ਦੇਵੇ, “ਸੰਗਮ” ਕਹਾਉਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਲਈ 


178 


10੮੧੫ ਸ਼ਬਦ ਵਰਤਿਆ ਜਾਂਦਾ ਹੈ। 'ਸੰਗਮ” ਧੁਨੀਆਤਮਕ ਹੱਦਬੰਦੀ ਦੀ ਵਿਸ਼ੇਸ਼ਤਾ ਦਾ 
ਸੂਚਕ ਹੈ, ਜੋ ਸ਼ਬਦ, ਵਾਕੰਸ਼ ਆਦਿ ਵਿਆਕਰਨਿਕ ਇਕਾਈਆਂ ਵਿੱਚ ਸੀਮਾ-ਰੇਖਾ ਨਿਰਧਾਰਿਤ 
ਕਰਦਾ ਹੈ। ਡਾ. ਬਲਵੀਰ ਸਿੰਘ ਸੰਧੂ (1968:16) ਅਨੁਸਾਰ, “ਬੋਲੀ ਦੀ ਨਿਰੰਤਰ ਧਾਰਾ 
ਵਿੱਚ ਟੋਟ ਸੰਗਮ ਦੀ ਨਿਸ਼ਾਨੀ ਹੈ।” 

ਮਲਵਈ ਲੋਕ ਸ਼ਬਦਾਂ ਤੇ ਵਾਕਾਂ ਦੇ ਉਚਾਰਨ ਸਮੇਂ ਸ਼ਬਦਾਂ ਦੀਆਂ ਸੀਮਾਵਾਂ ਅਤੇ 
ਭਾਸ਼ਿਕ ਅਔਸ਼ਾਂ ਦੀਆਂ ਸੀਮਾਵਾਂ ਸੁਣਨਗੋਚਰੀਆਂ ਨਹੀ ਹੁੰਦੀਆਂ ਹਨ। ਭਾਂਵੇ ਲਿਖਤੀ ਰੂਪ ਵਿੱਚ 
ਇਹ ਸਪਸ਼ਟ ਰੂਪ ਵਿੱਚ ਪ੍ਰਗਟ ਹੋ ਰਹੀਆਂ ਹੁੰਦੀਆਂ ਹਨ ਪਰ ਧੁਨੀਮਕ ਦ੍ਰਿਸ਼ਟੀ ਤੋਂ ਇਹ 
ਵਿਰੋਧਾਤਮਕ ਰੂਪ ਵਿੱਚ ਸਥਿਤ ਹੋ ਕੇ ਅਰਥ ਵਿੱਚ ਤਬਦੀਲੀ ਕਰਨ ਦੇ ਸਮਰੱਥ ਹੁੰਦੀਆਂ 
ਹਨ। 

ਅੰਗਰੇਜ਼ੀ ਭਾਸ਼ਾ ਦੇ ਇਹਨਾਂ ਵਾਕਾਂ ਵਿੱਚ ੬ ੦੬੩।੧" ਅਤੇ '। ੧੦੬੩੧" ਵਿੱਚ 
ਫ਼ਰਕ ਕੇਵਲ ਸੰਗਮ (1000੬) ਕਰਕੇ ਹੀ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਲਵਈ 
ਉਪਭਾਸ਼ਾ ਵਿੱਚ ਵੀ ਵਾਕਾਂ ਦੀਆਂ ਕਈ ਅਜਿਹੀਆਂ ਉਦਾਹਰਨਾਂ ਹਨ ਜਿਨ੍ਹਾਂ ਵਿੱਚ ਸੰਗਮ ਅਰਥ 
ਪਰਿਵਰਤਨ ਦਾ ਕਾਰਨ ਬਦਦਾ ਹੈ। ਜਿਵੇਂ: 
#" (ਸੰਗਮ ਵਾਸਤੇ ਵਰਤਿਆ ਗਿਆ ਚਿੰਨੂ) 
“ਕਿਤਾਬ = ਹੇਨਾਂ ਰੱਖਦੇ“ 
“ਕਿਤਾਬ ਹੇਠਾਂ ੬ ਰੱਖਦੇ“ 
“ਗੁਰਪ੍ਰੀਤ = ਕਿੱਥੇ ਐ ਅਨਜੇਵ£ 
“ਗੁਰਪ੍ਰੀਤ ਕਿੱਥੇ ਐ & ਅਨਜੇਵ£ 


ਉਪਰੋਕਤ ਵਾਕਾਂ ਵਿੱਚ ਆਈ ਅਰਥ ਭਿੰਨਤਾ ਸੰਗਮ ਦੇ ਕਾਰਨ ਹੈ। 


179 


ਨਿਸ਼ਕਰਸ਼ 


ਇਸ ਖੇਜ ਪ੍ਰਬੰਧ ਵਿੱਚ ਮਲਵਈ ਉਪਭਾਸ਼ਾ ਦੀ ਵਾਕ ਬਣਤਰ ਦਾ ਵਰਏਨਾਤਮਿਕ 
ਅਧਿਐਨ ਕਰਨ ਉਪਰੰਤ ਅਸੀਂ ਇਹਨਾਂ ਨਿਸ਼ਕਰਸ਼ਾਂ ਤੱਕ ਪਹੁੰਚੇ ਹਾਂ ਕਿ ਉਪਭਾਸ਼ਾ ਦਾ ਸਿੱਧਾ 
ਸੰਬੰਧ ਖਾਸ ਧਰਤੀ ਅਤੇ ਉੱਥੇ ਵੱਸਦੇ ਲੋਕਾਂ ਨਾਲ ਹੁੰਦਾ ਹੈ। ਮਲਵਈ ਉਪਭਾਸ਼ਾ ਦੀ ਧਰਤੀ 
ਮਾਲਵਾ ਖੇਤਰ ਨਾਲ ਸੰਬੰਧਿਤ ਹੈ। ਅਸੀਂ ਮਾਲਵਾ ਖੇਤਰ ਦੇ ਇਤਿਹਾਸਿਕ, ਸੱਭਿਆਚਾਰਕ 
ਅਤੇ ਭੂਗੋਲਿਕ ਖੇਤਰ ਦਾ ਸਰਵੇਖਣ ਕਰਦਿਆਂ ਇਹ ਸਿੱਟਾ ਕੱਢਿਆ ਹੈ ਕਿ ਪੰਜਾਬ ਦੇ ਮਾਲਵਾ 
ਖੇਤਰ ਦੀਆਂ ਆਪਈਆਂ ਰੀ ਵਿਸ਼ੇਸ਼ ਪਰੰਪਰਾਵਾਂ, ਪ੍ਰਾਪਤੀਆਂ ਅਤੇ ਵਿਲੱਖਣ ਸੱਭਿਆਚਾਰਿਕ 
ਸਰਗਰਮੀਆਂ ਹਨ। ਵਿਦਵਾਨਾਂ ਵਿੱਚ ਪੰਜਾਬ ਦੇ ਮਾਲਵਾ ਖੇਤਰ ਬਾਰੇ ਬਹਿਸ ਦਾ ਇਕ 
ਅਰਿਮ ਮੁੱਦਾ ਇਹ ਰਿਹਾ ਹੈ ਕਿ ਇਸ ਦਾ ਮੱਧ ਪ੍ਰਦੇਸ਼ ਵਾਲੇ ਮਾਲਵਾ ਖੇਤਰ ਨਾਲ ਕੀ ਸੰਬੰਧ 
ਹੈ। ਕੀ ਮੱਧ ਪ੍ਰਦੇਸ਼ ਵਾਲਾ ਮਾਲਵਾ ਹੀ ਇੱਧਰ ਪੰਜਾਬ ਵਿੱਚ ਆ ਗਿਆ ਜਾਂ ਪੰਜਾਬ ਦੇ ਮਾਲਵਾ 
ਖੇਤਰ ਦਾ ਵਿਸਤਾਰ ਹੀ ਉਹ ਮੱਧ ਪ੍ਰਦੇਸ਼ ਦਾ ਮਾਲਵਾ ਹੈ। ਮਲਵਈ ਸਭਿਆਚਾਰ ਦਾ ਇਹ 
ਆਦਾਨ ਪ੍ਰਦਾਨ ਸਾਡੇ ਖੋਜ ਕਾਰਜ ਦਾ ਹਿੱਸਾ ਹੈ। ਅਸੀਂ ਇਸ ਸਿੱਟੇ ਤੋ ਪਹੁੰਚੇ ਹਾਂ ਕਿ ਪੰਜਾਬ 
ਵਿੱਚ ਸਥਿਤ ਮਾਲਵੇ ਦੀ ਮੱਧ ਭਾਰਤ ਵਿੱਚ ਸਥਿਤ “ਮਾਲਵ` ਜਿਸਦੀ ਰਾਜਧਾਨੀ ਉਜੈਨ ਸੀ, 
ਨਾਲ ਗੂੜ੍ਹੀ ਇਤਿਹਾਸਕ/ਸੰਸਕ੍ਰਿਤਕ ਸਾਂਝ ਹੈ। ਮੱਧ ਭਾਰਤ ਵਿੱਚ ਵੱਸਣ ਵਾਲੀ ਮਾਲਵ ਜਾਤੀ 
ਤੇ ਮਲਵਈ ਦੇ ਨੈਏ-ਨਕਸ਼, ਰੰਗ-ਢੰਗ, ਸੰਸਕ੍ਰਿਤਿਕ ਰੂੜੀਆਂ ਤੇ ਲੋਕਗੀਤ ਆਦਿ ਦੀ 
ਸਮਾਨਤਾ ਦੋਵਾਂ ਦੀ ਜਾਤੀਗਤ ਮਹਾਨਤਾ ਨੂੰ ਸਿੱਧ ਕਰਦੀ ਹੈ। ਦੋਵਾਂ ਖਿੱਤਿਆਂ ਵਿੱਚ ਵੱਸਦੇ 
ਲੋਕਾਂ ਦੀ ਮੂਲ ਨਸਲ ਆਰੀਆਈ ਹੈ। ਆਰੀਆ ਜਾਤੀ ਪੰਜਾਬ ਜਾਂ ਸਿੰਧ ਰਸਤੇ ਹੀ ਆਈ ਹੈ। 
ਆਰੀਆ ਲੋਕ ਪਹਿਲਾਂ ਪੰਜਾਬ ਵਿੱਚ ਵੱਸੇ ਤੇ ਮੱਧ ਭਾਰਤ ਵੱਲ ਖਿੰਡਦੇ ਤੇ ਫੈਲਦੇ ਗਏ। ਪੰਜਾਬ 
ਦੇ ਇਸ ਖਿੱਤੇ-ਮਾਲਵਾ ਵਿੱਚ ਵੱਸਣ ਵਾਲੀ “ਮਲੋਈ` ਜਾਤੀ ਜਿੱਤਾਂ ਪ੍ਰਾਪਤ ਕਰਦੀ ਹੋਈ, ਮੱਧ 
ਭਾਰਤ ਦੇ ਆਵੰਤੀ ਪ੍ਰਦੇਸ਼ ਵਿੱਚ ਗਈ ਤੇ ਇਸੇ ਜਾਤੀ ਦੇ ਪ੍ਰਵੇਸ਼ ਨਾਲ ਇਸ ਖਿੱਤੇ ਨੂੰ “ਮਾਲਵ` 
ਸੱਦਿਆ ਜਾਏ ਲੱਗਾ। ਇਹਨਾਂ ਲੋਕਾਂ ਨੇ ਹੀ ਮਾਲਵ ਸੰਮਤ ਦੀ ਘੋਸ਼ ਕੀਤੀ। ਇਹੋ ਮਾਲਵਾ 


ਸੰਮਤ ਛੇਵੀ ਸਦੀ ਈਸਵੀ ਤੋਂ ਬਾਅਦ ਬਿਕਰਮ ਸੰਮਤ ਬਦ ਕੇ ਪ੍ਰਸਿੱਧ ਹੋਇਆ। 


180 


ਮੌਜੂਦਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਮੁਕਤਸਰ, ਫਰੀਦਕੋਟ, ਫ਼ਾਜ਼ਲਿਕਾ, ਬਠਿੰਡਾ, 
ਮਾਨਸਾ, ਬਰਨਾਲਾ, ਸੰਗਰੂਰ, ਮੋਗਾ, ਲੁਧਿਆਈ ਦੇ ਸਾਲਮ ਜ਼ਿਲ੍ਹਿਆਂ ਤੋਂ ਇਲਾਵਾ ਜ਼ਿਲ੍ਹਾ 
ਫਿਰੋਜ਼ਪੁਰ ਦੇ ਪੂਰਬੀ-ਪੱਛਮੀ ਭਾਗ, ਜ਼ਿਲ੍ਹਾ ਪਟਿਆਲਾ ਅਤੇ ਫਤਹਿਗੜ੍ਹ ਦੇ ਪੱਛਮੀ ਭਾਗ ਤੇ 
ਜ਼ਿਲ੍ਹਾ ਫਤਿਆਬਾਦ ਦੇ ਪੂਰਬੀ ਭਾਗ (ਰਤੀਆ ਤੋਂ ਟੋਹਾਏ ਤੱਕ ਦਾ ਇਲਾਕਾ) ਸ਼ਾਮਿਲ ਹਨ। 
ਇਸ ਸਾਰੇ ਖੇਤਰ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ। ਮਲਵਈ ਉਪਭਾਸ਼ਾ ਇਸ ਮਾਲਵਾ 
ਖੇਤਰ ਵਿੱਚ ਵੱਸਏ ਵਾਲੇ ਲੋਕਾਂ ਦੀ ਬੋਲੀ ਹੈ। ਦਰਅਸਲ ਬੋਲੀ ਖਿੱਤੇ-ਵਿਸ਼ੇਸ਼ ਦੇ ਲੋਕਾਂ ਦੇ ਕੰਠ 
ਦੀ ਸਾਏ ਚੜ੍ਹ ਕੇ ਹੀ ਬਏਦੀ ਹੈ। ਸਾਡੇ ਖੋਜ ਕਾਰਜ ਦਾ ਮੁੱਖ ਵਿਸ਼ਾ ਮਲਵਈ ਉਪਭਾਸ਼ਾ ਦੀ 
ਵਾਕ ਬਛਏਤਰ ਦਾ ਅਧਿਐਨ ਹੈ। ਵਾਕ ਕਿਸੇ ਵੀ ਭਾਸ਼ਾ/ਉਪਭਾਸ਼ਾ ਦਾ ਵਿਸ਼ੇਸ਼ ਮਹੱਤਵ ਵਾਲਾ 
ਅੰਗ ਹੁੰਦਾ ਹੈ। ਵਾਕ-ਸਰੂਪ ਕਿਸੇ ਉਪਭਾਸ਼ਾ ਦੇ ਮੌਲਿਕ ਸਰੂਪ ਨੂੰ ਵੀ ਨਿਰਧਾਰਿਤ ਕਰਦਾ ਹੈ। 
ਮਲਵਈ ਉਪਭਾਸ਼ਾ ਦੇ ਮੌਲਿਕ ਸਰੂਪ ਦੀ ਝਲਕ ਇਸਦੀ ਵਾਕ ਬਝਤਰ ਵਿੱਚੋਂ ਮਿਲਦੀ ਹੈ। 
ਮਲਵਈ ਵਾਕ ਬਣਤਰ ਦਾ ਅਧਿਐਨ ਕਰਦਿਆਂ, ਇਸ ਦੇ ਵਾਕ ਸਿਧਾਂਤ ਦਾ ਸਿਧਾਂਤਕ ਸੂਤਰ 


ਹੇਠ ਲਿਖੇ ਅਨੁਸਾਰ ਬਏਦਾ ਹੈ: 


1. ਵਾਕ-------- > ਨਾਂਵਾ “ (ਕਿਵਿਸ਼) “ ਕਿਅਕ 

2. ਵਾਕ-------- > ਨਾਂਵਾ “ (ਕਿਵਿਸ਼) ਨਾਂਵਾ “ ਕਿਸਕ 
3; ਵਧ= ੧੨੧੧੬ > ਨਾਂਵਾ “ (ਕਿਵਿਸ਼) ਪੂਰ “ ਕਿਅਪੂ 
4. ਵਾਕ-------- > ਨਾਂਵਾ “ (ਕਿਵਿਸ਼) ਵਿਧੇ “ ਕਿਜੋੜੂ 


ਉਪਰੋਕਤ ਨੂੰ ਹੇਠ ਲਿਖੇ ਇਕ ਸੂਤਰ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ: 
ਨਾਂਵਾ “ ਕਿਅਕ 
ਵਾਗੀ<<<੨=੩੨< > ਨਾਂਵਾ “ (ਕਿਵਿਸ਼) “ ਕਿਸਕ 
ਪੂਰ “ ਕਿਅਪੂ 


ਵਿਧੇ ਕਿਜੋੜੂ 


181 


ਉਪਰੋਕਤ ਸਿਧਾਂਤਕ ਸੂਤਰ ਅਸੀਂ ਮਲਵਈ ਵਾਕ ਬਣਤਰ ਦਾ ਅਧਿਐਨ ਕਰਦਿਆਂ 
ਬਈਇਆ ਹੈ ਪਰ ਇਹ ਸੂਤਰ ਟਕਸਾਲੀ ਪੰਜਾਬੀ ਦੀ ਵਾਕ ਬਣਤਰ ਉੱਪਰ ਵੀ ਲਾਗੂ ਹੁੰਦਾ 
ਹੈ। ਇਸ ਸੰਬੰਧੀ ਸਾਡੀ ਧਾਰਨਾ ਇਹ ਹੈ ਕਿ ਉਪਭਾਸ਼ਾਵਾਂ ਪਰਸਪਰ ਸੱਤਹੀ ਵਿਆਕਰਨ 
(5੫੮੦) ਦਾ ਭੇਦ ਹੀ ਰੱਖਦੀਆਂ ਹਨ। ਪਰ ਗਹਿਨ ਵਿਆਕਰਨ ਦੇ ਪੱਧਰ ਉੱਪਰ ਭਾਸ਼ਾ 
ਅਤੇ ਉਪਭਾਸ਼ਾਵਾਂ ਦਰਮਿਆਨ ਪਰਸਪਰ ਸਾਂਝ ਹੁੰਦੀ ਹੈ। 

ਮਲਵਈ ਵਾਕ ਬਣਤਰ ਸੱਤਹੀ ਜੁਗਤ ਦੇ ਵਖਰੇਵਿਆਂ ਨੂੰ ਅਸੀਂ ਵਾਕੰਸ਼ ਦੇ ਪੱਧਰ ਤੇ 
ਪਛਾਇਆ ਹੈ। ਕਿਰਿਆ ਵਾਕੰਸ਼ ਵਾਕ ਬਏਤਰ ਦਾ ਧੁਰਾ ਮੰਨਿਆ ਗਿਆ ਹੈ। ਬੋਲੀ ਦੇ ਮੌਲਿਕ 
ਸਰੂਪ ਨੂੰ ਕਿਰਿਆਵੀ ਜੁਗਤਾਂ ਨਿਰਧਾਰਿਤ ਕਰਦੀਆਂ ਹਨ। ਅਸੀ ਆਪਈ ਖੋਜ ਦੌਰਾਨ ਇਸ 
ਨਿਸ਼ਕਰਸ਼ ਉੱਪਰ ਪਹੁੰਚੇ ਹਾਂ ਕਿ ਭਾਵੇਂ ਮਲਵਈ ਉਪਭਾਸ਼ਾ ਦੀਆਂ ਕਿਰਿਆਵਾਂ ਦੀ ਭਾਵ-ਜੁਗਤ 
ਟਕਸਾਲੀ ਪੰਜਾਬੀ ਦੀਆਂ ਕਿਰਿਆਵਾਂ ਦੀ ਭਾਵ-ਜੁਗਤ ਨਾਲ ਕਾਫੀ ਮਿਲਦੀ ਹੈ ਪਰ ਸੱਤਹੀ 
ਬਣਤਰ ਵਿੱਚ ਮਲਵਈ ਕਿਰਿਆਵਾਂ ਵਿਲੱਖਣ ਸਰੂਪ ਦੀਆਂ ਧਾਰਨੀ ਹਨ। ਜਿਵੇਂ ਪੰਜਾਬੀ 
ਕਿਰਿਆ ਦੇ ਕਿਰਦੰਤੀ ਰੂਪ: ਆਉਂਦਾ ਹਾਂ, ਆਉਂਦੀ ਹਾਂ, ਆਉਂਦੇ ਹਾਂ ਆਦਿ ਬਝਦੇ ਹਨ ਪਰ 
ਮਲਵਈ ਉਪਭਾਸ਼ਾ ਵਿੱਚ ਇਹ ਐਨਾਂ, ਔਨੀਆਂ, ਔਨੇਆਂ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਖਾਂਦਾ 
ਹਾਂ, ਖਾਂਦੀ ਹਾਂ, ਖਾਂਦੇ ਹਾਂ ਆਦਿ ਖਾਨਾਂ, ਖਾਨੀਆਂ, ਖਾਨੇਆਂ, ਖਾਨੇ ਆਦਿ ਬੋਲੇ ਜਾਂਦੇ ਹਨ। 
ਇਨ੍ਹਾਂ ਕਿਰਿਆਵੀ ਪਦਾਂ ਵਿੱਚ ਪੰਜਾਬੀ ਵਰਤਮਾਨ ਕਿਰਦੰਤੀ ਰੂਪ /ਦਾ, ਦੀ, ਦੇ, ਦੀਆਂ/ 
ਮਲਵਈ ਉਪਭਾਸ਼ਾ ਵਿੱਚ /ਨਾਂ, ਨੀ, ਨੇ/ ਆਦਿ ਸੰਜੋਗੀ ਰੂਪ ਵਿੱਚ ਵਰਤਿਆ ਜਾਂਦਾ ਹੈ।। 
ਕਿਰਿਆ ਵਾਕੰਸ਼ ਵਿੱਚ ਵਿੱਚਰ ਰਹੀ ਕਿਰਿਆ ਰੂਪ ਤੋਂ ਵਿਆਕਰਨਿਕ ਪ੍ਰਵਰਗਾਂ ਦੀ ਜਾਏਕਾਰੀ 
ਪ੍ਰਾਪਤ ਹੁੰਦੀ ਹੈ। ਇਕ ਮਿਸ਼ਰਿਤ ਕਿਰਿਆ ਵਾਕੰਸ਼ ਵਿੱਚ ਕਰਮ, ਪੂਰਕ ਤੇ ਕਿਰਿਆਵੀ 
ਵਿਸ਼ੇਸ਼ ਕਿਰਿਆ ਵਾਕੰਸ਼ ਦੇ ਹੋਰ ਸੰਘਟਕ ਹੋ ਸਕਦੇ ਹਨ। ਮਲਵਈ ਉਪਭਾਸ਼ਾ ਦੇ ਸਾਰੇ 
ਕਿਰਿਆ ਵਾਕੌੰਸ਼ਾਂ ਵਿੱਚ ਕਾਲ, ਪੱਖ, ਮਨੋਦਸ਼ਾ ਵਿਆਕਰਨਿਕ ਪ੍ਰਵਰਗ ਅਤੇ ਲਿੰਗ. ਵਚਨ ਤੇ 
ਪੁਰਖ ਦੇ ਪੱਖ ਤੋਂ ਕਰਤਾ ਜਾਂ ਕਰਮ ਨਾਲ ਮੇਲ ਨਿਹਿਤ ਹੁੰਦਾ ਹੈ। ਇਹ ਕਿਰਿਆਵਾਂ ਜਦ ਨਾਂਵ 
ਵਾਕੰਸ਼, ਵਿਸ਼ੇਸ਼ਨਾਤਮਕਤਾ (੧੪1੬੮੧੪੩)) ਜਾਂ ਕਿਰਿਆ ਵਿਸ਼ੇਸ਼ਨਾਤਮਕਤਾ (੧੪੪੬0131) 


ਨਾਲ ਉਚਾਰੀਆ ਜਾਂਦੀਆਂ ਹਨ ਤਾਂ ਸੰਜੋਗੀ ਕਿਰਿਆ ਵਾਂਗ ਵਰਤਾਅ ਕਰਦੀਆਂ ਹਨ। ਉਕਤ 


182 


ਤਿੰਨੋਂ ਸੰਜੋਗੀ ਕਿਰਿਆਵਾਂ ਹੋਈ”, “ਰਹਿਈ” ਅਤੇ “ਬਏਨਾ” ਵੱਖ ਵੱਖ ਗੁ ਦੀਆਂ ਧਾਰਨੀ 
ਹਨ। ਜਿੱਥੇ ਹੋਈ” ਕਿਰਿਆ ਇਕ ਵਿਸ਼ੇਸ਼, ਇਕ ਨਾਂਵ ਵਾਕੰਸ਼ ਜਾਂ ਕਿਰਿਆ- 
ਵਿਸ਼ੇਸ਼ਨਾਤਮਕਤਾ ਵਾਕੰਸ਼ ਲੈਂਦੀ ਹੈ, ਉੱਥੇ ਕਿਰਿਆ “ਰਹਿਈ” ਸਿਰਫ਼ ਵਿਸ਼ੇਸ਼ਏ ਜਾਂ ਕਿਰਿਆ 
ਵਿਸ਼ੇਸ਼ਏ ਪੂਰਕ ਲੈਂਦੀ ਹੈ ਅਤੇ ਕਿਰਿਆ 'ਬਏਨਾ” ਸਿਰਫ਼ ਨਾਂਵ ਵਾਕੰਸ਼ ਪੂਰਕ ਲੈਂਦੀ ਹੈ। 
ਕਾਲਕੀ ਕਿਰਿਆ ਵਾਕੰਸ਼ ਵਿੱਚ ਅਪੂਰਨ ਕਿਰਦੰਤ ਮੁੱਖ ਕਿਰਿਆ ਤੋਂ ਬਾਅਦ ਪਿਛੇਤਰ ਦੇ ਰੂਪ 
ਵਿੱਚ ਅਤੇ ਸਹਾਇਕ ਕਿਰਿਆ ਤੋਂ ਪਹਿਲਾਂ ਆਉਂਦਾ ਹੈ। ਮਲਵਈ ਵਿੱਚ ਕਾਲਕੀ ਕਿਰਿਆ 
ਵਾਕੰਸ਼ ਇਕ ਵਚਨ ਪੁਲਿੰਗ ਅਪੂਰਨ ਪੱਖ ਰੂਪ ਆਉਂਦਾ ਹੈ ਤਾਂ ਮਲਵਈ ਉਪਭਾਸ਼ਾ ਵਿੱਚ 
ਮਿਲਦੀ ਵਰਤਮਾਨ ਸਹਾਇਕ ਕਿਰਿਆ “ਐ” ਅਪੂਰਨ ਕਿਰਦੰਤ ਦਾ ਪਿਛੇਤਰ ਰੂਪ ਲੈ ਲੈਂਦੀ ਹੈ 
ਤੇ ਇਕ ਵਚਨ “ਆ” ਪਿਛੇਤਰ ਲੁਪਤ ਹੋ ਜਾਂਦਾ ਹੈ। ਪੂਰਨ ਪੱਖ “ਆ” ਪਿਛੇਤਰ ਰਾਹੀਂ 
ਸਾਕਾਰ ਹੁੰਦਾ ਹੈ। ਜੋ ਉਦੇਸ਼ ਦੇ ਲਿੰਗ ਵਚਨ ਅਨੁਸਾਰ ਰੂਪਾਂਤਰਿਤ ਹੁੰਦਾ ਹੈ। ਮਲਵਈ 
ਉਪਭਾਸ਼ਾ ਦੇ ਇਕ ਸਾਧਾਰਨ ਵਾਕ ਵਿੱਚ ਕਰਤਾ ਨਾਂਵ ਵਾਕੰਸ਼, ਕਰਮ ਨਾਂਵ ਵਾਕੰਸ਼ ਅਤੇ 
ਪੂਰਕ ਨਾਂਵ ਵਾਕੰਸ਼ ਵਿਚਰ ਸਕਦੇ ਹਨ। ਨਾਂਵ ਵਾਕੰਸ਼ ਦਾ ਵਿਸਥਾਰ ਮੁੱਖ ਸ਼ਬਦ ਨਾਲ 
ਵਿਸ਼ੇਸ਼ਕ ਲੱਗ ਕੇ ਹੁੰਦਾ ਹੈ। ਮਲਵਈ ਉਪਭਾਸ਼ਾ ਵਿੱਚ ਮਿਲਦੇ ਪੈਟਰਨਾ ਅਨੁਸਾਰ ਨਾਂਵ ਵਾਕੰਸ਼ 
ਵਿੱਚ ਇਕੋ ਸਮੇਂ ਪੰਜ ਤੱਕ ਵਿਸ਼ੇਸ਼ਕ ਆ ਸਕਦੇ ਹਨ। ਟਕਸਾਲੀ ਪੰਜਾਬੀ ਵਾਂਗ ਸੰਬੰਧਕਾਂ ਰਾਹੀਂ 
ਇਹਨਾਂ ਵਿਸ਼ੇਸ਼ਕਾਂ ਦੀ ਗਿਛਤੀ ਨੂੰ ਵਧਾਇਆ ਵੀ ਜਾ ਸਕਦਾ ਹੈ। ਇਕ ਵਾਕ ਵਿੱਚ ਕਰਤਾ, 
ਕਰਮ ਤੇ ਪੂਰਕ ਤੋਂ ਇਲਾਵਾ ਕੁਝ ਹੋਰ ਕਾਰਜ਼ੀ ਤੱਤ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕਿਰਿਆ 
ਵਿਸ਼ੇਸ਼ਏ ਵਾਕੰਸ਼ ਪ੍ਰਮੁੱਖ ਤੱਤ ਹੈ। ਵਾਕ ਵਿੱਚ ਕੁਝ ਅਜਿਹੇ ਭਾਵ ਹੁੰਦੇ ਹਨ ਜਿਹਨਾਂ ਦਾ 
ਪ੍ਰਗਟਾਵਾ ਕਿਰਿਆ ਵਿਸ਼ੇਸ਼ਏ ਵਾਕੰਸ਼ ਹੀ ਕਰ ਸਕਦੇ ਹਨ। ਮੂਲ ਕਿਰਿਆ ਵਿਸ਼ੇਸ਼ਏ, 
ਵਿਉਤਪਤ ਕਿਰਿਆ ਵਿਸ਼ੇਸ਼ਣ ਅਤੇ ਸਮਾਸੀ ਕਿਰਿਆ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ-ਵਾਕੰਸ਼ 
ਵਿੱਚ ਮੁੱਖ ਸ਼ਬਦ ਵਜੋਂ ਵਿਚਰਦੇ ਹਨ। ਇਸ ਤੋਂ ਇਲਾਵਾ ਨਾਂਵ ਸ੍ਰਈ ਨਾਲ ਸੰਬੰਧਕਾਂ ਦੇ ਪ੍ਰਯੋਗ 
ਦੁਆਰਾ ਕਿਰਿਆ ਵਿਸ਼ੇਸ਼ਏ-ਵਾਕੰਸ਼ ਬਈਾਏ ਜਾਂਦੇ ਹਨ। 


ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਨਾਂਵ, ਲਿੰਗ ਤੇ ਕਾਰਕ ਆਦਿ ਅਨੁਸਾਰ 


ਰੂਪਾਂਤਰਿਤ ਹੁੰਦੇ ਹਨ। ਮਲਵਈ ਨਾਂਵਾਂ ਨੂੰ ਸਾਧਾਰਨ ਕਾਰਕ ਅਧੀਨ ਲਿੰਗ, ਵਚਨ ਦੀ 


183 


ਦ੍ਰਿਸ਼ਟੀ ਤੋਂ ਪਰਖਿਆਂ ਪਤਾ ਲੱਗਦਾ ਹੈ ਕਿ ਇਕਵਚਨ ਪੁਲਿੰਗ /-ਆ/ ਅੰਤਕ ਨਾਂਵਾਂ ਦਾ 
ਰੂਪਾਂਤਰਨ ਵਚਨ ਅਨੁਸਾਰ /-ਏ/ ਅੰਤਕ ਬਦ ਜਾਂਦਾ ਹੈ। /-ਈ/ ਪੁਲਿੰਗ ਨਾਂਵ ਸਧਾਰਨ 
ਕਾਰਕ ਸਮੇਂ ਵਚਨ ਪੱਖੋਂ ਰੂਪਾਂਤਰਨ ਰਹਿਤ ਹੁੰਦੇ ਹਨ। ਇਸਤਰੀ ਲਿੰਗ /-ਈ/ ਅੰਤਕ ਨਾਂਵਾਂ 
ਦਾ ਰੂਪਾਂਤਰਨ ਵਚਨ ਅਨੁਸਾਰ /-ਆਂ/ ਅੰਤਕ ਬਦ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ 
ਮਿਲਦੇ ਵਿਅੰਜਨ ਅੰਤਕ ਇਸਤਰੀਲਿੰਗ ਇਕਵਚਨ ਨਾਂਵਾਂ ਦਾ ਬਹੁਵਚਨ ਰੂਪਾਂਤਰਨ /-ਆਂ/ 
ਅੰਤਕ ਹੋ ਜਾਂਦਾ ਹੈ। ਸੰਬੰਧਕੀ ਕਾਰਕ ਅਧੀਨ ਲਿੰਗ ਤੇ ਵਚਨ ਦੀ ਦ੍ਰਿਸ਼ਟੀ ਤੋਂ ਪਰਖਿਆਂ ਪਤਾ 
ਲੱਗਦਾ ਹੈ ਕਿ ਇਕ ਵਚਨ ਪੁਲਿੰਗ /-ਏ/ ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ /- 
ਇਆਂ/ ਅੰਤਕ ਬਦ ਜਾਂਦਾ ਹੈ। ਵਿਅੰਜਨ ਅੰਤਕ ਪੁਲਿੰਗ ਨਾਂਵ ਰੂਪਾਂ ਦਾ ਰੂਪਾਂਤਰਨ ਵਚਨ 
ਅਨੁਸਾਰ /-ਆਂ/ ਅੰਤਕ ਹੁੰਦਾ ਹੈ ਮਲਵਈ ਉਪਭਾਸ਼ਾ ਵਿੱਚ ਸੰਬੰਧਕੀ ਕਾਰਕ ਅਧੀਨ ਵਰਤੇ 
ਜਾਂਦੇ ਇਕਵਚਨ ਇਸਤਰੀਲਿੰਗ /-ਈ/ ਅੰਤਕ ਨਾਂਵਾਂ ਦਾ ਰੂਪਾਂਤਰਨ ਵਚਨ ਅਨੁਸਾਰ /-ਆਂ/ 
ਅੰਤਕ ਹੋ ਜਾਂਦਾ ਹੈ। ਵਿਅੰਜਨ ਅੰਤਕ ਇਸਤਰੀਲਿੰਗ ਨਾਂਵ ਰੂਪਾਂ ਦਾ ਰੂਪਾਂਤਰਨ ਵਚਨ 
ਅਨੁਸਾਰ /-ਆਂ/ ਅੰਤਕ ਹੁੰਦਾ ਹੈ। 


ਮਲਵਈ ਨਾਂਵਾਂ ਦਾ ਰੂਪਾਂਤਰਨ ਸੰਬੋਧਨੀ ਕਾਰਕ ਅਧੀਨ ਪੁਲਿੰਗ ਇਕਵਚਨ ਨਾਂਵ /- 
ਇਆ/ ਅੰਤਕ ਤੋਂ ਬਹੁਵਚਨੀ ਰੂਪ ਬਣਾਉ ਸਮੇਂ /-ਇਓ/ ਅੰਤਕ ਵਾਲੇ ਬਣ ਜਾਂਦੇ ਹਨ। 
ਵਿਅੰਜਨ ਅੰਤਕ ਪੁਲਿੰਗ ਇਕਵਚਨ ਨਾਂਵ ਦਾ ਵਚਨ ਅਨੁਸਾਰ ਰੂਪਾਂਤਰਨ /-ਓ/ ਹੋ ਜਾਂਦਾ 
ਹੈ ਜਿਵੇਂ :- ਪੁੱਤ ਤੋਂ ਪੁਤਰੋ। ਇਕਵਚਨ ਇਸਤਰੀਲਿੰਗ ਨਾਂਵਾਂ ਦਾ ਰੂਪਾਂਤਰਨ /-ਏ/ ਅੰਤਕ ਤੋਂ 
/-ਉ/ ਅੰਤਕ ਹੋ ਜਾਂਦਾ ਹੈ। ਸਾਧਾਰਨ ਕਾਰਕ ਅਧੀਨ ਵਰਤੇ ਗਏ ਨਾਂਵ ਰੂਪਾਂ ਤੋਂ ਅਪਾਦਾਨ 
ਕਾਰਕੀ ਨਾਂਵ ਬਈਉਇ ਸਮੇਂ ਇਕਵਚਨ ਪੁਲਿੰਗ ਨਾਂਵ /-ਆ/ ਅੰਤਕ ਤੋਂ /-ਇਓ/ ਅੰਤਕ ਬਏ 
ਜਾਂਦਾ ਹੈ। ਇਸ ਤਰ੍ਹਾਂ ਇਕਵਚਨ ਇਸਤਰੀਲਿੰਗ ਨਾਂਵ /-ਈ/ ਤੋਂ /-ਈਉਂ/ ਅੰਤਕ ਬਦ ਜਾਂਦਾ 
ਹੈ। ਮਲਵਈ ਉਪਭਾਸ਼ਾ ਵਿੱਚ ਬਹੁਵਚਨ ਅਪਾਦਾਨ ਕਾਰਕੀ ਰੂਪ ਦੀ ਅਫਹੋਂਦ ਹੈ। ਬਹੁਵਚਨ 
ਅਪਾਦਾਨ ਕਾਰਕੀ ਰੂਪ ਬਣਾਉਣ ਲਈ ਬਹੁਵਚਨੀ ਨਾਂਵ ਤੋਂ ਬਾਅਦ /ਤੋਂ/ ਸੰਬੰਧਕ ਦੀ ਵਰਤੋਂ 
ਕੀਤੀ ਜਾਂਦੀ ਹੈ। ਮਲਵਈ ਉਪਭਾਸ਼ਾ ਵਿੱਚ ਕਰਨ ਕਾਰਕ ਨਾਂਵ ਰੂਪ ਬਈਾਉਏ ਵਾਸਤੇ ਕੁਝ 


ਵਿਅੰਜਨ ਔੰਤਕ ਨਾਂਵਾਂ ਪਿਛੇ /-ਈ/ ਜੋੜੀ ਜਾਂਦੀ ਹੈ ਜੋ /ਨਾਲ, ਦੁਆਰਾ, ਰਾਹੀ/ ਸੰਬੰਧਕਾਂ ਦੀ 


184 


ਹੋਂਦ ਨੂੰ ਪ੍ਰਗਟ ਕਰਦੀ ਹੈ। ਮਲਵਈ ਉਪਭਾਸ਼ਾ ਵਿੱਚ ਕਰਨ ਕਾਰਕ ਨਾਂਵ ਰੂਪਾਂ ਦੇ ਸਿਰਫ਼ 
ਬਹੁਵਚਨ ਰੂਪ ਹੀ ਮਿਲਦੇ ਹਨ। 


ਮਲਵਈ ਉਪਭਾਸ਼ਾ ਵਿੱਚ “ਦਾ, ਦੇ, ਦੀ” ਸੰਬੰਧਕੀ ਕਾਰਕ ਰੂਪਾਂ ਦੇ ਨਾਲ 'ਕਾ, ਕੇ, 
ਕੀ” ਰੂਪਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜੋ ਕਿ ਮਾਝੀ, ਦੁਆਬੀ ਤੋ ਪੁਆਧੀ ਤੋਂ ਵੱਖਰੇ ਹਨ। 
'ਕਾ, ਕੇ, ਕੀ' ਮਲਵਈ ਉਪਭਾਸ਼ਾ ਵਿੱਚ ਸੰਬੰਧਕ ਵਾਂਗ ਵਿਚਰਦੇ ਹੋਏ ਅਰਥ ਪਰਿਵਰਤਨ ਦੇ 
ਸੂਚਕ ਵੀ ਹਨ। 

ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਮੁੱਖ ਕਿਰਿਆ ਰੂਪ ਟਕਸਾਲੀ ਪੰਜਾਬੀ ਵਰਗੇ 
ਹੀ ਹਨ ਜਦਕਿ ਸਹਾਇਕ ਕਿਰਿਆ ਰੂਪ ਅਤੇ ਸੰਚਾਲਕ ਕਿਰਿਆ ਰੂਪ ਟਕਸਾਲੀ ਪੰਜਾਬੀ 
ਨਾਲੋ ਵੱਖਰੇ ਹਨ। ਮਲਵਈ ਉਪਭਾਸ਼ਾ ਵਿੱਚ ਐ, ਆਂ, ਐਂ, ਏ, ਹੈਗਾ ਇਕਵਚਨ ਅਤੇ ਨੇ, ਆ, 
ਹੈਗੇ ਬਹੁਵਚਨ ਵਰਤਮਾਨ ਸਹਾਇਕ ਕਿਰਿਆ ਰੂਪ ਵਰਤੇ ਜਾਂਦੇ ਹਨ। ਇਹਨਾਂ ਵਿੱਚੋਂ ਕੁਝ 
ਅਜਿਹੇ ਕਿਰਿਆ ਰੂਪ ਹਨ ਜੋ ਮੁੱਖ ਕਿਰਿਆ ਤੋਂ ਬਾਅਦ ਆ ਕੇ ਕਿਰਿਆ ਦਾ ਕਾਲ ਪ੍ਰਗਟ 
ਕਰਦੇ ਹਨ। ਪ੍ਰੰਤੂ ਕੁਝ ਅਜਿਹੇ ਕਿਰਿਆ ਰੂਪ ਹਨ ਜੋ ਮੁੱਖ ਕਿਰਿਆ ਤੋਂ ਬਾਅਦ ਵਿਭਕਤੀ 
ਵਾਂਗ ਆ ਕੇ ਕਿਰਿਆ ਦਾ ਕਾਲ ਪ੍ਰਗਟ ਕਰਦੇ ਹਨ। ਜਿਵੇਂ- ਕਰਦਾ ਹੈ, ਜਾਂਦਾ ਹੈ ਦੀ ਜਗ੍ਹਾ 
ਕਰਦੈ, ਜਾਂਦੈ ਵਰਤਿਆ ਜਾਂਦਾ ਹੈ। ਸੀ/ਤੀ/ਸੀਗਾ/ਸੀਗੀ ਭੂਤਕਾਲੀ ਸਹਾਇਕ ਕਿਰਿਆ ਰੂਪ 
ਅਤੇ ਗਾ/ਗੀ ਭਵਿੱਖਕਾਲੀ ਸਹਾਇਕ ਕਿਰਿਆ ਰੂਪ ਜੋ ਲਿੰਗ ਤੇ ਵਚਨ ਅਨੁਸਾਰ ਟਕਸਾਲੀ 
ਪੰਜਾਬੀ ਵਾਂਗ ਹੀ ਆਪਈ ਰੂਪ ਰੂਪਾਂਤਰਿਤ ਕਰਦੇ ਹਨ। 

ਮਲਵਈ ਉਪਭਾਸ਼ਾ ਵਿੱਚ “ਮੈਂ', “ਅਸੀ”, 'ਮੇਰੇ', ਅਸਾਂ”, “ਮੈਨੂੰ”, 'ਸਾਨੂੰ”, 'ਮੈਤੋਂ”, ਤੇ 
'ਸਾਤੋਂ” ਉੱਤਮ-ਪੁਰਖ ਪੜਨਾਂਵ ਰੂਪ ਵਰਤੇ ਜਾਂਦੇ ਹਨ। “ਮੈਂ” ਸਾਧਾਰਨ ਕਾਰਕ ਇਕਵਚਨ 
ਉੱਤਮ-ਪੁਰਖ ਪੜਨਾਂਵ ਰੂਪ ਅਤੇ “ਅਸੀ” ਸਾਧਾਰਨ ਕਾਰਕ ਬਹੁਵਚਨ ਉੱਤਮ-ਪੁਰਖ 
ਪੜਨਾਂਵ ਰੂਪ ਵਰਤਿਆ ਜਾਂਦਾ ਹੈ। 'ਮੇਰੇ' ਸੰਬੰਧਕੀ ਕਾਰਕ ਇਕਵਚਨ ਉੱਤਮ-ਪੁਰਖ 
ਪੜਨਾਂਵ ਰੂਪ ਅਤੇ “ਅਸਾਂ” ਸੰਬੰਧਕੀ ਕਾਰਕ ਬਹੁਵਚਨ ਉੱਤਮ-ਪੁਰਖ ਪੜਨਾਂਵ ਰੂਪ 


ਵਰਤਿਆ ਜਾਂਦਾ ਹੈ। “ਮੈਨੂੰ” ਕਰਮ/ਸੰਪਰਦਾਨ ਕਾਰਕ ਇਕਵਚਨ ਉੱਤਮ-ਪੁਰਖ ਪੜਨਾਂਵ 


185 


ਰੂਪ ਜਦਕਿ “ਸਾਨੂੰ” ਕਰਮਮਸੰਪਰਦਾਨ ਕਾਰਕ ਬਹੁਵਚਨੀ ਉੱਤਮ-ਪੁਰਖ ਪੜਨਾਂਵ ਰੂਪ 
ਵਰਤਿਆ ਜਾਂਦਾ ਹੈ। “ਮੈਤੋਂ' ਉੱਤਮ-ਪੁਰਖ ਇਕਵਚਨ ਅਪਾਦਾਨ ਕਾਰਕੀ ਰੂਪ ਹੈ ਅਤੇ 
'ਸਾਤੋਂ” ਉੱਤਮ-ਪੁਰਖ ਬਹੁਵਚਨ ਅਪਾਦਾਨ ਕਾਰਕੀ ਰੂਪ ਵਰਤਿਆ ਜਾਂਦਾ ਹੈ। ਮਲਵਈ 
ਉਪਭਾਸ਼ਾ ਵਿੱਚ “ਤੂੰ” ਤੇ 'ਤੈ' ਮੱਧਮ-ਪੁਰਖ ਸਾਧਾਰਨ ਕਾਰਕ ਇਕ ਵਚਨ ਪੜਨਾਂਵ ਰੂਪ 
ਅਤੇ “ਤੁਸੀ” ਮੱਧਮ-ਪੁਰਖ ਸਾਧਾਰਨ ਕਾਰਕ ਬਹੁਵਚਨ ਪੜਨਾਂਵ ਰੂਪ ਵਰਤਿਆ ਜਾਂਦਾ ਹੈ। 
'ਤੇਰੇ” ਮੱਧਮ-ਪੁਰਖ ਸੰਬੰਧਕੀ ਕਾਰਕ ਇਕਵਚਨ ਅਤੇ “ਤੁਸਾਂ” ਤੇ 'ਸੋਤੇ” ਮੱਧਮ-ਪੁਰਖ 
ਸੰਬੰਧਕੀ ਕਾਰਕ ਬਹੁਵਚਨ ਪੜਨਾਂਵੀ ਰੂਪ ਵਰਤੇ ਜਾਂਦੇ ਹਨ। “ਤੈਨੂੰ” ਮੱਧਮ-ਪੁਰਖ 
ਕਰਮਪਮਸੰਪਰਦਾਨ ਕਾਰਕ ਇਕਵਚਨ ਪੜਨਾਂਵੀ ਰੂਪ ਅਤੇ 'ਸੋਨੂੰ” ਮੱਧਮ-ਪੁਰਖ 
ਕਰਮਮਸੰਪਰਦਾਨ ਕਾਰਕ ਬਹੁਵਚਨ ਪੜਨਾਂਵੀ ਰੂਪ ਵਰਤਿਆ ਜਾਂਦਾ ਹੈ। “ਤੈਥੋਂ” ਤੇ “ਤੋਤੋਂ 
ਸੱਧਮ-ਪੁਰਖ ਅਪਾਦਾਨ ਕਾਰਕ ਇਕਵਚਨ ਜਦਕਿ 'ਥੋਤੋਂ/ਸੋਤੋਂ/ਥੋਥੋਂ' ਮੱਧਮ-ਪੁਰਖ 
ਅਪਾਦਾਨ ਕਾਰਕ ਬਹੁਵਚਨ ਪੜਨਾਂਵੀ ਰੂਪ ਵਰਤੇ ਜਾਂਦੇ ਹਨ। 'ਤੇਰਾ” ਤੇ 'ਸੋਡਾ” ਮੱਧਮ- 
ਪੁਰਖ ਸੰਬੰਧ ਕਾਰਕ ਇਕਵਚਨ ਪੁਲਿੰਗ ਪੜਨਾਂਵ ਰੂਪ ਅਤੇ 'ਤੇਰੀ” ਤੇ “ਸੋਡੀ” ਮੱਧਮ- 
ਪੁਰਖ ਸੰਬੰਧ ਕਾਰਕ ਇਕਵਚਨ ਇਸਤਰੀਲਿੰਗ ਪੜਨਾਂਵ ਰੂਪ ਵਰਤੇ ਜਾਂਦੇ ਹਨ, ਜਦਕਿ 
ਤੇਰੇ” ਤੇ “ਥੋਡੇ” ਮੱਧਮ-ਪੁਰਖ ਸੰਬੰਧ ਕਾਰਕ ਬਹੁਵਚਨ ਪੁਲਿੰਗ ਪੜਨਾਂਵ ਰੂਪ ਅਤੇ 
“ਤੇਰੀਆਂ” ਤੇ “ਸੋਡੀਆਂ” ਮੱਧਮ-ਪੁਰਖ ਸੰਬੰਧ ਕਾਰਕ ਬਹੁਵਚਨ ਇਸਤਰੀਲਿੰਗ ਪੜਨਾਂਵ 
ਰੂਪ ਵਰਤੇ ਜਾਂਦੇ ਹਨ। ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਅੱਨ-ਪੁਰਖ ਪੜਨਾਂਵ ਰੂਪ 
ਟਕਸਾਲੀ ਪੰਜਾਬੀ ਵਾਂਗ ਹਨ। ਮਲਵਈ ਉਪਭਾਸ਼ਾ ਵਿੱਚ ਮਿਲਦੇ ਪੁਰਖਵਾਚਕ ਪੜਨਾਂਵ 
ਲਿੰਗ, ਵਚਨ ਤੇ ਕਾਰਕ ਅਨੁਸਾਰ ਟਕਸਾਲੀ ਪੰਜਾਬੀ ਵਾਂਗ ਹੀ ਰੂਪਾਂਤਰਿਤ ਹੁੰਦੇ ਹਨ। 
ਮਲਵਈ ਉਪਭਾਸ਼ਾ ਵਿੱਚ ਆਪਈ, ਆਪ, ਆਪੇ, ਆਬਦਾ, ਆਪਦਾ ਨਿੱਜਵਾਚਕ ਪੜਨਾਂਵ ਰੂਪ 
ਵਰਤੇ ਜਾਂਦੇ ਹਨ। 

ਮਲਵਈ ਉਪਭਾਸ਼ਾ ਵਿੱਚ ਵਰਤੇ ਜਾਂਦੇ ਕਿਥੋਂ, ਕਿਥੇ, ਕਿੰਨੇ ਕੁ ਸਥਾਨਸੂਚਕ ਤੇ 


ਅਨਿਸ਼ਚਿਤ ਸੰਖਿਆਸੂਚਕ ਪ੍ਰਸ਼ਨਵਾਚਕ ਸ਼ਬਦ ਰੂਪਕ ਪੱਖ ਤੋਂ ਟਕਸਾਲੀ ਪੰਜਾਬੀ ਨਾਲ 


186 


ਮੇਲ ਖਾਂਦੇ ਹਨ ਜਦਕਿ ਕਾਰਨਸੂਚਕ, ਕਾਲਸੂਚਕ, ਵਿਧੀਸੂਚਕ, ਗੁਣਸੂਚਕ, ਨਿਸ਼ਚਿਤ 
ਸੰਖਿਆਸੂਚਕ ਅਤੇ ਪੜਨਾਂਵੀ ਸੂਚਕ “ਕੱਦਦਾ', “ਕਿੱਕਏ', “ਕਿੱਦਾਂ”, “ਕਿੰਨਮੇਂ', ਅਤੇ “ਕੀਹਦੈ' 
ਪ੍ਰਸ਼ਨਸੂਚਕ ਸ਼ਬਦ ਰੂਪਕ ਪੱਖ ਤੋਂ ਟਕਸਾਲੀ ਪੰਜਾਬੀ ਨਾਲੋਂ ਵੱਖਰੇ ਹਨ। ਮੇਲ ਪੱਖੋਂ ਮਲਵਈ 
ਉਪਭਾਸ਼ਾ ਦੀ ਵਾਕ ਬਛਤਰ ਪੰਜਾਬੀ ਦੀਆਂ ਹੋਰ ਉਪਭਾਸ਼ਾਵਾਂ ਜਾਂ ਟਕਸਾਲੀ ਪੰਜਾਬੀ ਨਾਲੋਂ 
ਬਹੁਤ ਵੱਖਰੀ ਨਹੀਂ ਹੈ ਮਸਲਨ ਮਲਵਈ ਉਪਭਾਸ਼ਾ ਦੀ ਵਾਕ ਬਣਤਰ ਕਰਤਾ ਦੇ ਸਧਾਰਨ 
ਰੂਪ ਨਾਲ ਕਿਰਿਆ ਦਾ ਲਿੰਗ, ਵਚਨ ਤੇ ਪੁਰਖ ਦੇ ਪੱਖ ਤੋਂ ਮੇਲ ਹੁੰਦਾ ਹੈ। ਪਰ ਜੈ ਕਰਤਾ 
ਸੰਬੰਧਕੀ ਰੂਪ ਵਿੱਚ ਹੋਵੇ ਤਾ ਇਹ ਮੇਲ ਨਹੀ ਹੁੰਦਾ। ਇਹੋ ਸਥਿਤੀ ਕਰਮ ਨਾਂਵ ਅਤੇ 
ਕਿਰਿਆ ਦੀ ਹੈ। ਇਸੇ ਤਰ੍ਹਾਂ ਕਰਤਾ ਤੇ ਸਹਾਇਕ ਕਿਰਿਆ ਦਾ ਜਾਂ ਕਰਮ ਤੇ ਸਹਾਇਕ 
ਕਿਰਿਆ ਦੇ ਮੇਲ ਵੇਲੇ ਬਣਦਾ ਹੈ। ਨਾਂਵ ਵਾਕੰਸ਼ ਦੀ ਅੰਦਰੂਨੀ ਬਣਤਰ ਵਿੱਚ ਵਿਸ਼ੇਸ਼ਟ ਅਤੇ 
ਵਿਸ਼ੇਸ਼ਕ (ਨਾਂਵ) ਦਰਮਿਆਨ ਮੇਲ ਹੁੰਦਾ ਹੈ। ਇਸ ਤੋਂ ਇਲਾਵਾ ਕਰਤਾ ਦਾ ਪੂਰਕ ਨਾਲ ਮੇਲ 
ਹੁੰਦਾ ਹੈ ਮਲਵਈ ਉਪਭਾਸ਼ਾ ਵਿੱਚ ਸੰਬੰਧਕ “ਦਾ/ ਦੀ ਬਜਾਏ “ਕਾ” ਵਰਤਿਆ ਜਾਂਦਾ ਹੈ। 
ਇਸਦਾ ਮੇਲ ਵੀ “ਦਾ“ ਵਾਂਗ ਹੀ ਹੁੰਦਾ ਹੈ। 

ਮਲਵਈ ਉਪਭਾਸ਼ਾ ਵਿੱਚ ਖੰਡੀ ਤੇ ਅਖੰਡੀ ਧੁਨੀਆਂ ਅਰਥਭੇਦਕ ਇਕਾਈ ਵਜੋਂ 
ਵਿਚਰਦੀਆਂ ਹਨ। ਮਲਵਈ ਉਪਭਾਸ਼ਾ ਵਿੱਚ /ਡ/ ਤੇ /ਛ/ ਧੁਨੀਆਂ ਨਾਸਿਕਤਾ ਵਜੋਂ ਨਹੀਂ 
ਉਚਾਰੀਆਂ ਜਾਂਦੀਆਂ, ਮਲਵਈ ਵਕਤੋ ਦੇ ਜ਼ਿਹਨ ਵਿੱਚ ਇਹਨਾਂ ਪ੍ਰਤੀ ਵਖਰੇਵਾਂ ਸਾਰਥਕ ਨਹੀਂ 
ਹੈ। ਅਚੇਤ ਪੱਧਰ ਤੇ ਮਲਵਈ ਬੁਲਾਰੇ /ਯ/ ਤੇ /ਵ/ ਅਰਧ-ਸਵਰ ਦਾ ਉਚਾਰਨ ਨਹੀਂ 
ਕਰਦਾ ਹਨ। ਟਕਸਾਲੀ ਪੰਜਾਬੀ ਵਿੱਚ ਵਰਤੇ ਜਾਂਦੀ /ਯ/ ਧੁਨੀ ਦੇ ਉਚਾਰਨ ਸਮੇਂ ਮਲਵਈ 
ਬੁਲਾਰਾ /ਜ/ ਧੁਨੀ ਦਾ ਉਚਾਰਨ ਕਰਦਾ ਹੈ। ਟਕਸਾਲੀ ਪੰਜਾਬੀ ਵਿੱਚ ਵਰਤੀ ਜਾਂਦੀ /ਵ/ 
ਧੁਨੀ ਦਾ ਉਚਾਰਨ ਮਲਵਈ ਉਪਭਾਸ਼ਾ ਵਿੱਚ ਨਹੀਂ ਕੀਤਾ ਜਾਂਦਾ। ਅਚੇਤ ਪੱਧਰ ਤੇ ਮਲਵਈ 
ਬੁਲਾਰਾ /ਵ/ ਧੁਨੀ ਲਈ /ਬ/ ਜਾਂ /ਮ/ ਧੁਨੀਆਂ ਦੀ ਵਰਤੋਂ ਕਰਦਾ ਹੈ। ਜਿਵੇਂ ਵੀਰ ਲਈ ਬੀਰ 
ਤੇ ਤੀਵੀਂ ਲਈ ਤੀਮੀ। ਮਲਵਈ ਉਪਭਾਸ਼ਾ ਵਿੱਚ ਉਲਟਜੀਭੀ ਧੁਨੀਆਂ /ਟ,ਠ,ਡ,ਏ/ ਨੂੰ 


ਜ਼ਿਆਦਾ ਬੋਲਿਆ ਜਾਂਦਾ ਹੈ। ਜਿਵੇਂ ਦੇਰ ਨੂੰ ਡੇਰ, ਤੋਰ ਨੂੰ ਟੋਰ ਆਦਿ। ਮਲਵਈ ਉਪਭਾਸ਼ਾ 


187 


ਵਿੱਚ ਇਹਨਾਂ ਧੁਨੀਆਂ ਦੇ ਵਿਅੰਜਨ ਰੂਪੀ ਉਚਾਰਨ ਦੇ ਨਾਲ ਸੁਰ ਵੀ ਲਗਾਉਈ ਪੈਂਦੀ ਹੈ। 
ਟਕਸਾਲੀ ਪੰਜਾਬੀ ਦੇ ਮੁਕਾਬਲੇ ਮਲਵਈ ਉਪਭਾਸ਼ਾ ਵਿੱਚ /ਰ/ ਧੁਨੀ ਸ਼ਬਦਾਂ ਦੇ ਅੰਤ ਵਿੱਚ 
ਲੋਪ ਹੁੰਦੀ ਨਜ਼ਰ ਹੁੰਦੀ ਹੈ। ਜਿਵੇਂ ਸੂਤਰ ਨੂੰ ਸੂਤ, ਮੂਤਰ ਨੂੰ ਮੂਤ, ਦੋਹਤਰਾ ਨੂੰ ਦ੍ਰੋਤਾ ਜਾਂ 
ਦੋਹਤਾ। ਕਈ ਵਾਰ ਸ਼ਬਦ ਦੇ ਸ਼ੁਰੂ ਵਿੱਚ ਆਉਂਦੀ /ਹ/ ਧੁਨੀ ਦਾ ਉਚਾਰਨ ਨਹੀਂ ਹੁੰਦਾ, ਜਿਵੇਂ 
ਹਥੰੜਾ ਨੂੰ ਥੰੜਾ ਤੇ ਹਥੇਲੀ ਨੂੰ ਥੇਲੀ। ਇਸ ਉਪਭਾਸ਼ਾ ਵਿੱਚ ਵਕਤਾ /ਸ਼/ ਦੀ ਥਾਂ /ਸ/ਜਾਂ 
/ਛ/ ਉਚਾਰਦੇ ਹਨ। ਮਲਵਈ ਵਕਤੇ ਅਚੇਤ ਪੱਧਰ ਤੇ /ਸ਼/ ਧੁਨੀ ਦਾ ਉਚਾਰਨ ਨਹੀ ਕਰਦੇ 
ਹਨ। ਜਿਵੇਂ, ਸ਼ਰਮ ਨੂੰ ਛਰਮ, ਸ਼ੱਕਏ ਨੂੰ ਛੱਕਣ ਆਦਿ। ਮਲਵਈ ਉਪਭਾਸ਼ਾ ਵਿੱਚ ਸ਼ਬਦ ਦੀ 
ਮੁੱਢਲੀ /ਅ/ ਅਤੇ /ਇ/ ਧੁਨੀ ਕਈ ਵਾਰ ਗਾਇਬ ਹੋ ਜਾਂਦੀ ਹੈ, ਜਿਵੇ ਅਨਾਜ ਨੂੰ ਨਾਜ, 
ਇਲਾਜ ਨੂੰ ਲਾਜ ਉਚਾਰ ਦਿੱਤਾ ਜਾਂਦਾ ਹੈ। ਮਲਵਈ ਉਪਭਾਸ਼ਾ ਵਿੱਚ ਸ਼ਬਦ-ਸੁਰ ਅਤੇ ਵਾਕ 
ਸੁਰ ਵਿਦਮਾਨ ਹੈ। ਮਲਵਈ ਉਪਭਾਸ਼ਾ /ਉ/ ਤੇ /ਉ/ ਅੰਤਕ ਸਵਰ /ਏ/ ਵਿੱਚ ਬਦਲ ਜਾਂਦੇ 
ਹਨ, ਜਿਵੇ, ਘਿਉ ਨੂੰ ਘੇ, ਪਿਓ ਨੂੰ ਪੇ ਆਦਿ। ਮਲਵਈ ਉਪਭਾਸ਼ਾ ਵਿੱਚ ਮਿਲਦੀ ਧੁਨੀ /ਮ/ 
ਨਾਸਿਕਤਾ ਸਹਿਤ ਉਚਾਰ ਦਿੱਤੀ ਜਾਂਦੀ ਹੈ, ਜਿਵੇਂ- ਕਿਮੇਂ, ਜਿਮ, ਇਮੇਂ ਆਦਿ। ਮਲਵਈ 
ਉਪਭਾਸ਼ਾ ਅਕਾਰਨ ਨਾਸਿਕਤਾ ਬਹੁਤ ਜਿਆਦਾ ਹੈ, ਜਿਵੇਂ - ਸਾਇਕਲ ਨੂੰ ਸ਼ੈਂਕਲ, ਐਤਵਾਰ 
ਨੂੰ ਐਂਤਵਾਰ, ਕਰੀਦਾ ਨੂੰ ਕਰੀਂਦਾ ਆਦਿ। 

ਵਾਸਤਵ ਵਿੱਚ ਇਹ ਉਪਭਾਸ਼ਾਈ ਵਰਤਾਰਾ ਬੋਲਚਾਲ ਦੇ ਪੱਧਰ ਤੇ ਵਰਤਦਾ ਹੈ। 
ਬੋਲਚਾਲੀ ਭਾਸ਼ਾ ਦੇ ਵਾਕਾਂ ਦੀ ਬਣਤਰ ਆਂਚਲਿਕ ਸੁਭਾਅ ਵਾਲੀ ਹੁੰਦੀ ਹੈ, ਜਿਨ੍ਹਾਂ ਦੀ ਭਾਵ- 
ਜੁਗਤ ਨੂੰ ਆਂਚਲਿਕ ਸੋਝੀ ਤੋਂ ਬਿਨ੍ਹਾਂ ਨਹੀਂ ਸਮਝਿਆ ਜਾ ਸਕਦਾ। ਦੂਜਾ ਤੱਥ ਇਹ ਹੈ ਕਿ 
ਬੋਲਚਾਲੀ ਭਾਸ਼ਾ ਵਿਭਿੰਨ ਸਮਾਜ-ਭਾਸ਼ਾਈ ਸਥਿਤੀਆਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਸ ਖੋਜ 
ਕਾਰਜ ਦੌਰਾਨ ਮਲਵਈ ਉਪਭਾਸ਼ਾ ਦੀ ਵਾਕ ਬਛਤਰ ਦਾ ਅਧਿਐਨ ਕਰਦਿਆਂ ਪੰਜਾਬੀ ਵਾਕ 
ਬਈਤਰ ਕੁਝ ਨਵੇਂ ਤੱਥ ਵੀ ਉਜਾਗਰ ਹੋਏ ਹਨ। ਮਲਵਈ ਵਾਕ ਬਛਤਰ ਵਿੱਚ /ਗਾ/ ਦੀ 
ਵਰਤੋਂ ਨਿਸ਼ਚਿਤਤਾ ਦੀ ਸੂਚਕ ਹੁੰਦੀ ਹੈ। “ਮੈਂ ਜਾਨੈਗਾ' ਦਾ ਅਰਥ ਨਿਸ਼ਚਿਤਤਾ ਦਾ ਸੂਚਕ ਹੈ। 


ਇਸੇ ਤਰ੍ਹਾਂ “ਮੈਂ ਗਿਆ ਸੀਗਾ' ਦਾ ਅਰਥ ਹੈ ਬੀਤੇ ਸਮੇਂ ਵਿੱਚ ਨਿਸ਼ਚਿਤਤਾ। ਵਾਕ ਬਣਤਰ 


188 


ਵਿੱਚ “ਇਕਸੀ” “ਇਕ” ਨੂੰ ਆਦਿ-ਨਿਪਾਤ (9੪1੯੬ ੩੧੮੬) ਦੇ ਭਾਵ ਵਿੱਚ ਵੀ ਵਰਤਿਆ 
ਜਾਂਦਾ ਹੈ। ਇਸੇ ਤਰ੍ਹਾਂ ਮਲਵਈ ਵਾਕ ਬਏਤਰ ਵਿੱਚ ਪਦ-ਕ੍ਰਮ ਟੈਕਸਟ ਦੀ ਬਣਤਰ ਵਿੱਚ 
ਸ਼ਬਦਾਂ ਦੀ ਅਹਿਮੀਅਤ ਅਨੁਸਾਰ ਹੁੰਦਾ ਹੈ। ਜਿਵੇਂ: “ਇਕ ਸੀ ਚਿੜੀ। ਚਿੜੀ ਲਿਆਈ ਚੌਲਾਂ ਦਾ 
ਦਾਈ।” ਇਥੇ ਕਿਰਿਆਵੀ ਰੂਪ ਦੀ ਤਰਤੀਬ ਅਹਿਮੀਅਤ ਅਨੁਸਾਰ ਹੈ। ਅਜਿਹੇ ਤੱਥਾਂ ਦੇ 
ਆਧਾਰ ਉੱਤੇ ਹੀ ਕਿਸੇ ਭਾਸ਼ਾ ਦੀ ਉਪਭਾਸ਼ਾਈ ਵਿਲੱਖਈ ਨੂੰ ਨਿਰਧਾਰਿਤ ਕੀਤਾ ਜਾ ਸਕਦਾ 


ਹੈ। 


189 


ਪੰਜਾਬੀ 

ਅਈਖ਼ੀ, ਰਾਮ ਸਰੂਪ. 2009. ਦੇਸ ਮਾਲਵਾ. ਚੰਡੀਗੜ੍ਹ : ਲੋਕਗੀਤ ਪ੍ਰਕਾਸ਼ਨ. 

ਅਗਨੀਹੋਤਰੀ, ਵੇਦ. 1981. ਪਰਿਚਾਇਕ ਭਾਸ਼ਾ ਵਿਗਿਆਨ. ਜਲੰਧਰ : ਦੀਪਕ ਪਬਲੀਸ਼ਰਜ. 

==੮=੮੮=੮੮=੮੮੮੮੮ 2008. ਸ਼ਬਦ ਸਰੋਕਾਰ. ਜਲੰਧਰ : ਦੀਪਕ ਪਬਲੀਸ਼ਰਜ. 

ਅਗਰਵਾਲ, ਚਮਨ ਲਾਲ. 1979. ਪੰਜਾਬੀ ਰੂਪ ਵਿਗਿਆਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ 
ਟੈਕਸਟ ਬੁੱਕ ਬੋਰਡ. 

ਅਮਰਜੀਤ ਸਿੰਘ (ਸੰਪਾਦਕ). 1989. ਪੰਜਾਬੀ ਦਾ ਭਾਸ਼ਾ ਸੰਸਾਰ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਅਰੂਏ, ਵਿੱਦਿਆ ਭਾਸਕਰ. 1996. ਪੰਜਾਬੀ ਭਾਸ਼ਾ ਦਾ ਇਤਿਹਾਸ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਸੰਘਾ, ਸੁਖਵਿੰਦਰ ਸਿੰਘ. 1999. ਪੰਜਾਬੀ ਭਾਸ਼ਾ ਵਿਗਿਆਨ. ਜਲੰਧਰ : ਪੰਜਾਬੀ ਭਾਸ਼ਾ ਅਕਾਦਮੀ. 

--੨--੨----- - 2014. ਪੰਜਾਬੀ ਧੁਨੀ ਵਿਉਂਤ ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ : ਗੁਰੂ ਨਾਨਕ ਦੇਵ 
ਯੂਨੀਵਰਸਿਟੀ, 

ਸਿੱਧੂ, ਪਰਮਜੀਤ ਸਿੰਘ. 1990. ਮਾਨਵ ਵਿਗਿਆਨਕ ਭਾਸ਼ਾ ਵਿਗਿਆਨ. ਪਟਿਆਲਾ : ਪੰਜਾਬੀ 
ਯੂਨੀਵਰਸਿਟੀ, 

-੮੮੮੮੮੮੮੮੮੮-- - 1991. ਪੰਜਾਬੀ ਵਾਕੰਸ਼ ਜੁਗਤ. ਅੰਮ੍ਰਿਤਸਰ : ਕਸਤੂਰੀ ਲਾਲ ਐਂਡ ਸੰਨਜ਼. 

ਸ਼ਰਮਾ, ਤਰਸੇਮ. 201੫. ਮਾਲਵਾ ਦੀ ਮੌਜੂਦਾ ਸਥਿਤੀ : ਮੁੱਦੇ ਅਤੇ ਮੁਲਾਂਕਣ. ਚੰਡੀਗੜ੍ਹ : ਲੋਕਗੀਤ 
ਪ੍ਰਕਾਸ਼ਨ. 

ਹਰਕੀਰਤ ਸਿੰਘ. 1964. ਭਾਸ਼ਾ ਅਤੇ ਭਾਸ਼ਾ ਵਿਗਿਆਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ 
ਬੁੱਕ ਬੋਰਡ. 


190 


ਇਤ ਮਾਈ - 1980. ਰੂਪਾਂਤਰੀ ਵਿਆਕਰਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ 


ਬੋਰਡ. 
ਤਿਲਕ . 1988. ਪ੍ਰਮਾਇਕ ਪੰਜਾਬੀ ਵਿਆਕਰਨ. ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ 
ਟੈਕਸਟ ਬੁੱਕ ਬੋਰਡ. 


ਕੰਬੋਜ, ਚੰਚਲ ਸਿੰਘ. 1995. 'ਪੜਨਾਵਾਂ ਦਾ ਰੂਪ ਅਤੇ ਵਾਕ ਵਿਗਿਆਨ'. ਖੋਜ ਪਤ੍ਰਿਕਾ (ਅੰਕ -41). 
ਪਟਿਆਲਾ: ਪੰਜਾਬੀ ਯੂਨੀਵਰਸਿਟੀ. 

ਗੰਗਾਵਾਲਾ, ਕਰਮ ਸਿੰਘ. 1949. ਨਵੀਨ ਪੰਜਾਬੀ ਵਿਆਕਰਨ (ਭਾਗ-3). ਅੰਮ੍ਰਿਤਸਰ. ਐਜੂਕੇਸ਼ਨਲ 
ਪਬਲਿਸ਼ਰ. 

ਗੁਪਤਾ, ਬਲਦੇਵ ਰਾਜ. 1981. ਭਾਸ਼ਾ-ਵਿਗਿਆਨ ਤੇ ਪੰਜਾਬੀ ਭਾਸ਼ਾ ਦੀ ਬਣਤਰ. ਪਟਿਆਲਾ : ਪੈਪਸੂ ਬੁੱਕ 
ਡਿਪੋ. 

ਚੀਮਾ, ਬਲਦੇਵ ਸਿੰਘ. 2005. ਪੰਜਾਬੀ ਵਾਕ ਪ੍ਰਬੰਧ ਬਣਤਰ ਤੇ ਕਾਰਜ. ਪਟਿਆਲਾ : ਪੰਜਾਬੀ 
ਯੂਨੀਵਰਸਿਟੀ. 


= 


ਜੱਸਲ, ਕਵਲਜੀਤ ਕੈਰ. 1998. ਪੰਜਾਬੀ ਨਾਂਵ ਵਾਕੰਸ਼ : ਰੂਪ ਤੇ ਕਾਰਜ. ਅੰਮ੍ਰਿਤਸਰ : ਰਵੀ ਸਾਹਿਤ 


ਪ੍ਰਕਾਸ਼ਨ. 
ਤਤ - 2001. ਖੋਜ ਦਰਪਈ (ਭਾਸ਼ਾ ਵਿਸ਼ੇਸ਼ ਅੰਕ-1). ਅੰਮ੍ਰਿਤਸਰ : ਗੁਰੂ ਨਾਨਕ 
ਯੂਨੀਵਰਸਿਟੀ. 


==੮=੮=੮=੮===੮੮੮੮੮ - 2002. ਪੰਜਾਬੀ ਵਿਆਕਰਨ ਦੇ ਕੁੱਝ ਪੱਖ. ਅੰਮ੍ਰਿਤਸਰ : ਰਵੀ ਸਾਹਿਤ ਪ੍ਰਕਾਸ਼ਨ. 

ਜਗਜੀਤ ਸਿੰਘ. 1988. ਪੰਜਾਬੀ ਵਿਆਕਰਨ ਸ੍ਰੋਈਆਂ ਅਤੇ ਇਕਾਈਆਂ. ਜਲੰਧਰ : ਨਿਊ ਬੁੱਕ ਕੰਪਨੀ. 

ਜੋਗਾ ਸਿੰਘ. 1977. ਭਾਸ਼ਾ ਵਿਗਿਆਨ. ਸਮਾਜ ਵਿਗਿਆਨ ਪੱਤ੍ਰਿਕਾ (ਅੰਕ-42). ਪਟਿਆਲਾ: ਪੰਜਾਬੀ 
ਯੂਨੀਵਰਸਿਟੀ. 


= 


191 


-=੨੨੮੨੨੨- - 2003. 'ਪੰਜਾਬੀ ਦਾ ਪਦ-ਕ੍ਰਮ'. ਅਲੋਚਨਾ (ਅੰਕ-200). ਲੁਧਿਆਈ : ਪੰਜਾਬੀ ਸਾਹਿਤ 
ਅਕਾਡਮੀ, 

ਢੀਂਗਰਾ, ਪਰਮਜੀਤ ਸਿੰਘ. 2010. ਭਾਸ਼ਾ : ਪ੍ਰਬੰਧ ਤੇ ਵਿਹਾਰ. ਜਲੰਧਰ : ਦੀਪਕ ਪਬਲੀਸ਼ਰਜ਼. 

ਦੁਨੀ ਚੰਦਰ. 1959. ਪੰਜਾਬੀ ਭਾਸ਼ਾ ਦਾ ਵਿਕਾਸ. ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ. 

ਦਿ - 1964. ਪੰਜਾਬੀ ਭਾਸ਼ਾ ਦਾ ਵਿਆਕਰਨ. ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ. 

ਨਾਹਰ ਸਿੰਘ (ਡਾ). 1985. ਕਾਲਿਆ ਹਰਨਾਂ ਰੋਹੀਏ ਫਿਰਨਾ. ਪਟਿਆਲਾ : ਪੰਜਾਬੀ ਯੂਨੀਵਰਸਿਟੀ. 

ਪੁਆਰ, ਜੇ. ਐਸ. (ਸੰਪਾ.). 1988. ਭਾਸ਼ਾ ਵਿਗਿਆਨ : ਸੰਕਲਪ ਅਤੇ ਦਿਸ਼ਾਵਾਂ. ਜਲੰਧਰ : ਪੰਜਾਬੀ ਭਾਸ਼ਾ 
ਅਕਾਦਮੀ, 

ਪੁਰੀ, ਬਿਹਾਰੀ ਲਾਲ. 1876. ਪੰਜਾਬੀ ਵਿਆਕਰਨ. ਲਾਹੌਰ : ਲਾਹੌਰ ਬੁੱਕ ਸ਼ਾਪ. 

ਪ੍ਰੇਮ ਪ੍ਰਕਾਸ਼ ਸਿੰਘ 2002. ਸਿਧਾਂਤਕ ਭਾਸ਼ਾ ਵਿਗਿਆਨ. ਪਟਿਆਲਾ : ਮਦਾਨ ਪਬਲੀਕੇਸ਼ਨ. 

ਤਹਿ - 2002. ਰੂਪ ਵਿਗਿਆਨ ਅਤੇ ਪੰਜਾਬੀ ਸ਼ਬਦ ਰਚਨਾ. ਪਟਿਆਲਾ : ਮਦਾਨ 
ਪਬਲੀਕੇਸ਼ਨ. 

ਬਰਾੜ, ਬੂਟਾ ਸਿੰਘ. 2003. 'ਕੂਪਾਂਤਰੀ ਸਿਰਜਨਾਤਮਕ ਵਿਆਕਰਨ'. ਅਲੋਚਨਾ (ਅੰਕ 200). 

ਲੁਧਿਆਈ : ਪੰਜਾਬੀ ਸਾਹਿਤ ਅਕਾਦਮੀ. 

--੮੮੮੮੮੮੮੮੮- - 2004. ਪੰਜਾਬੀ ਭਾਸ਼ਾ : ਸ੍ਰੋਤ ਤੇ ਸਰੂਪ. ਅੰਮ੍ਰਿਤਸਰ : ਵਾਰਿਸ ਸ਼ਾਹ ਫਾਊਡੇਸ਼ਨ. 

====੮੮=੮=੮੮੮੮੮੮੮ - 2008. ਪੰਜਾਬੀ ਵਿਆਕਰਨ : ਸਿਧਾਂਤ ਤੇ ਵਿਹਾਰ. ਲੁਧਿਆਈ : ਚੇਤਨਾ ਪ੍ਰਕਾਸ਼ਨ. 

==੮੮੮੮=੮੮=੮੮੮੮ - 2009. ਪੰਜਾਬੀ ਭਾਸ਼ਾ ਅਤੇ ਸਾਹਿਤ : ਭਾਸ਼ਾਈ ਸਰੋਕਾਰ. ਜਲੰਧਰ : ਦੀਪਕ 

=============੨੮੮ . 2014. ਭਾਸ਼ਾਵਿਗਿਆਨ : ਸਿਧਾਂਤ ਤੇ ਵਿਹਾਰ. ਲੁਧਿਆਈ : ਲਾਹੌਰ ਬੁੱਕਸ. 


192 


ਰਾਮ ਸਿੰਘ. 1930. ਵੱਡਾ ਪੰਜਾਬੀ ਵਿਆਕਰਨ (ਭਾਗ ਦੂਜਾ). ਅੰਮ੍ਰਿਤਸਰ : ਭਾਈ ਪ੍ਰਤਾਪ ਸਿੰਘ, ਭਾਈ 
ਸੁੰਦਰ ਸਿੰਘ 

1॥21161) : 

21111001, ੧818 €810. 2006. 19101 &॥ 16611081 €131019381. 10100; : ੧੦01੬02ਟ 

9੧੦, ।ਕ॥ €. 2008. 100 6੧08੩ 01 4%£1001100( 300 €000010. 12100: €310110ਟ 


000੯51 71੬55. 


91803, 1]. €. 1993. ਇ00]801 : & €02010₹€-110661190₹€ 63191931., ੧੬੮ 7621 1812, 


1010011 

ਸ100107210, 1.. 1935. 1,402032€. 1,010011: 1181 800 611੧1. 

(18102, ੨0007 &#. 2000. 71786 $006001 11001 63 (0 ੧੮110311619. 00 : 
191੧੦੮੦11 206115111£. 

61112, %101ਟ%. 2007. 71000102₹. 0 : 31੧੦੮੮11700115011. 

(118੮, ੧%.1. 1970. ੧੮1੬80112 330 (1੯ $006(01 01 13812032€. €112326 : 411੯5 07 
(106320 70355. 

(110115₹, ਹਕ. 1957. 6੧860 $000(016. 1.210011: 112 11302ਟ 100001 


ਜਨਕ ਦੇ - 1964. €011€1( 16606 1॥ 110201600 11001₹. 112 1130ਟ : ੧0001 
ਦਿ - 1965. .&6]9€€66 000 110001₹ 01 5₹118₹. 1010011: 111 11੦56. 
ਤਟ - 1976. 1੬1060005 0॥ 1,402032€. 1011318/60111115. 


ਨਵਾ - 1965. 1,60(01€6$ 00 €90₹€11111016 300 11101025. 1701016111 : 10115 


6100008₹, ?.€. 2012. 10 6੧08੮ (11). 700615120 02515). 11500 : 1150੬ 
000੯੦51(%. 

60100, €0€੧111ਏ 69. 2006. 421€01091. ਹ੧ਟ੮ ੧07੮ : €810010ਟ (10₹0151(% 7085. 

(11501, 1). 1976. & 11160 116001131₹ 01 111201605 390 7100€025. 1੧੬੮ 1221 : 5੯1੦6 
900੧੮ 5€1੧165. 

11, 5. 1978. ।0॥660131 €918101981.. 1੧010 11011810 : %10500819. 

111੬5, €18105 €.. 1957. 110 $006(01 01 10216॥. 10100: 101211811 €100].. 


11101, €... 1975. 71000]€5 07 €35€ €913111031' : 110 $006(01ਦ 01 1302032€ 300 


193 


੮1੬8010. 10੧੦ : $315100 06115011 €010]181%. 

10੧10, 1੧੦੬1. 1971. 0 1000006600 (0 11811501190300031 $੧008₹. 1010011 : 
1੧701੬02ਟ 310 6281 7801 140. 

11101), ੧੦0੦1. 2007. €੬90130₹€ €3101931' 11॥001₹ 390 116601₹. 1,01001 : ੧੦0੧੬0ਟਟ 
1੧101 & 11811615 6100]. 

0111, 118] $1121, 618501, 11.2%. (41.). 1969. & 1੬੮10 €131091317 01 ਨ001310. 
180818: 01801 (11੯€15110. 

0111, 1011081. 1996. 60000 73(0105 1੧ 1੧181੮੧31 (7303 5੩031 ੧%0੦1. 21). 78081 : 
10181 11੧€151(%. 

011615011. 1961. €110150॥ 01 ਨ80]30. 01118 : 1312032€ 17€00810011(. 

1100ਟ0, 61113 ]. 1973. & €0015€ 1੧ ੧10001 110201505. ੧੬੮ 1210: 0੩00 0 1011 
106115101 60. 

1101150611, ੧0001. 2009. & 10001₹ 01 8₹08₹. 1010011: €8110110ਟ (10੧₹€151(9 7੬55. 

1005011, 1੧.%. 1984. ੧੯070 €13101181. 95700 : 33511 ੧1੮੦1. 

1100501, ੧640. 2010. &॥ 1160000000॥ 60 ੧੯੯01 €93101931. ]੧ਟ੮ ੧01 : €80010ਟ 
000੯0151( 71੬55. 

405061501, 000. 1924. 10੬ 2011060]90₹ 01 €13109181. 12100: 9€012ਟ 11੬1 810 01੧71 
1. 

==========੨੮੮੮- - 1954. 0666001816 01 10216 €181019817. 1010011: 90012 1161 300 01111 
10. 

4028 51121. 1993. 6366 300 .421€611€1 1) 11001: & €੩. 3. &]070860 11061151ਟ0 
111). 118515. 70 11151 01੧0੮, 


86010, 7 00018. 2006. 11901. 21150081/171118020008 : 10101 9੬081005 700115001 


6-011118119, 
1001, 01081 1੧. 2006. ੮1001 11001 €3101931.. 17117210, 5% : 101੧੦009 ਗਿ€35, 


16005, 10101. 1968. 1ਜ000066000 00 11100106031 1102016005. 101001: €810110ਟ 


000੯51 71੬55. 


ਨ - 1971. ੫ਿ੬₹ 101120115 1॥ 1112016065. 171213110: 71011 30015. 


ਕਰਨ - 1985. 1.812032€ 300 14002015006: .&॥ 1901000001. 1-01001: 681101102 


000੯51( 71੬55. 


194 


੧80੧੮, ?.11. 1997. 10੬ €0006 0੩000 100031₹ 01 1312016006. ]੧੬੮ ੦ : 
0%00 (0੧151 55. 

==੮=੮੮੮੮੮੮=੮੮੮੮੮੮੮੮ . 2007. 60860 ੨€180005. ]੧ਟ੮ ੧0 : “81100 (10੯51 1135. 

==੮੮੮੮੮੮੮=੮੮੮੮੮੮ - 1991. ੯101]1010ਊ₹. €31101102: €8110010ਟ (101₹015119 1155. 

੧11ਲ, 710. 2002. .੬॥ 1000006000 0 01216॥ 5੧8੮. 101170121। : 101160121 
000੯੦51 7155 

1118, 700. 2011. & €11008110010000001 ੧0 $੯॥੬8₹. 121001 : €01010019. 

108੮5, ੮0101 %. 2006. 40 1010006000 (0 $੧0860 11102017₹. 1-010011 : €“011010010. 

1੧018੮੯੦51, ੮0101 %. 2006. %॥ 19010006000 (0 $₹068₹. 10110011 : “011110011.. 

ਹੈਖੈਏ001), £.?. 1961. ਇ00]801 ੯180031 310 €31091381. 731313: 1312082€ 17€7810110111. 

1੧108, 1.2%. 1965. ੧੪1011910102₹-100 120601190₹€ 4031₹515 01 ੧%0106. 15%: 010₹੦51 07 
1161012311 ਗਿ55. 

1811101, 1181. 1971. €138101931. 112 11215 14120322 1300 50019 &)0 71201 
900੧6. 

1031, ਹ.5. 1990. 11 70301 ੧੬10 : 70101 ੩00 10000. 30813 : 701]801 11151. 


ਕਤ - 1994. €18100180031 13016 300 1₹180005. 1.210011: €311011022 10₹051$ 71੬55. 


0011੬, ੧. 310 00115. 1973. .& 001₹€161($ €131110317 07 01161. 1,010011: 10121311 
00011 17101(60. 

1੧000, 2101੮. 1986. 11180600111300031 €8119181.. 101001: €31011022 (1੯015 
1੦58. 

1੧੦0 13. ੩੧ ੧੩01(4). 2004. %&॥ 1000006600 00 $੧॥੬੮. 10100: €31010ਟ 
000੯51 71੬55. 

1੧001115, 11.1੧. 1967. & $॥01₹ 115001₹ 0114020160106. 10121113115. 

5805501€, 1€101118110 02. 1974. €00150 10 60131 14020150126. 13520੮: 1118੧ 6011115 
$0115 8110 60. 140. 

58110110, 13.5. 1966. & 106611[90੯0 €13111381 01 £0301 11 731੧0-11. (131012311 : 70130 
000੧੯ਵ1519 

51121, $018] 11811. 2012. .& $੧0(8602 €8119317 01 111301. ]੧ਟ੮ 12101 : 081 3005 
1੧੧. 140. 

$.€. ੬1108 3110 1੧. 611510185੧311$. 1989. ੧1000111 14020150106 : ॥ 111000009. 17ਟ1111 : 


0%00 (10੧0151(9 735. 


195 


500111, 141610135. 2011. 6੧980 %031₹615. ੬5! 5055੨ : 112੧-3186੧੦11. 

5166010311, 1੧141. 2001. 110 5੧800 71066. 1.0110011 : ੧111 755. 

50161, 2101੮. 1996. 71000102₹. (% : 918੮1 700115111£. 

੧1510), ੧8012₹ 1.. 2005. &॥ 11010006001₹ 10₹6 8001 011402016006 390 10005. 
19੧1111੧ : $੧000111 $(012. 

01੬, €012€. 1996. 1110 $(00₹ 011 30203€. 121001: €400102 11੯51 71੬55. 


196 


ਅੰਤਿਕਾ 

ਗੁਰੂ ਅਰਜਨ ਦੇਬ ਜੀ 

ਉਦੋਂ ਰਾਜਾ ਅਕਬਰ ਪਾਤਸਾਹ ਤੀ ਰਾਜਾ। ਅਕਬਰ ਪਾਤਸਾਹ ਨੂੰ ਲੋਕਾਂ ਨੇ ਜਾ ਕਹਤਾ 
ਕਿ ਆਪਾਂ ਨੂੰ ਬਈਮਾਨ ਕਹਿਐ। ਅਕਬਰ ਪਾਤਸਾਹ ਨੇ ਹੁਕਮ ਸੁਈ ਤਾ ਕਿ ਤੂੰ ਸਾਨੂੰ ਸੁਈ 
ਉਫੇ ਆ ਕੇ ਇਹ। ਦਿੱਲੀ ਰਹਿੰਦਾ ਤੀ ਦਿੱਲੀ ਤੀ ਅਕਬਰ ਪਾਤਸਾਹ। ਪੰਜਮੇਂ ਪਾਤਸਾਹ ਨੇ 
ਬੰਦਾ ਤੋਰਤਾ ਅਬਦਾ। ਕਹਿਤਾ ਚਿਜਕਈ ਨੀ ਡਰਨਾ ਨੀ ਕਿਸੇ ਤੋਂ ਜੋ ਸਹੀ ਗੱਲ ਐ ਉਹ ਕਰੀਂ 
ਤੂੰ। ਹੁਣ ਅਕਬਰ ਪਾਤਸਾਹ ਤਾਂ ਬਹੁਤ ਤਬਤੇ ਤੇ ਤੀ ਹਰੇਕ ਬੰਦਾ ਉਸਦੇ ਮੂਰੇ ਬੀ ਨੀ ਗੱਲ 
ਕਰ ਸਕਦਾ ਤੀ। ਜਦ ਉਸਨੇ ਕਹਾਈ ਸੁਣਾਉਈ ਸੁਰੂ ਕਰੀ। ਮਤਲਬ ਉਥੇ ਤਾਂ ਡਰ ਗਿਆ 
ਉਹ। ਜੱਖ ਗਿਆ ਜਾਈ। ਉਥੇ ਕਹਿਈ ਤਾਂ ਤੀ ਭਰ ਭਰ ਪਾਈ ਭਰਦੀਆਂ ਪਾਈ ਭਰਨ 
ਭੰਡਾਰ। ਸਲਾਘਾ ਕਰੀ ਤੀ ਉਨੇ। ਉਨੇ ਜਦੋਂ ਪੜ ਕੇ ਸੁਣਇਆ ਪਈ ਮਿੱਟੀ ਬਈਮਾਨ ਦੀ ਪੇੜੇ 
ਪਈ ਘੁਮਾਰ। ਉਥੋਂ ਫੇਰ ਅਕਬਰ ਪਾਤਸਾਹ ਤਿੜਕ ਗਿਆ। ਗਲਤ ਹੋ ਗਿਆ। ਏਨੂੰ ਮੌਤ ਦੀ 
ਸਜਾ ਦਿਉ। ਪੰਜਮੇਂ ਪਾਤਸਾਹ ਨੂੰ ਉਥੋ ਮੌਤ ਦੀ ਸਜਾ ਹੋਈ ਤੀ। ਜਿਹੜੀ ਫੇਰ ਆ ਕੇ ਏਥੇ 
ਲਾਹੌਰ ਤੱਤੀਆਂ ਤਬੀਆਂ ਤੇ ਬਹਾਇਐ। 52 ਰਾਜੇ ਤੇ ਗਵਾਲੀਅਰ ਦੇ ਕਿਲੇ “ਚ ਕੈਦ ਕਰਲੇ 
ਅਕਬਰ ਪਾਤਸਾਹ। ਰਾਜਿਆਂ ਨੂੰ ਕਹਿਤਾ ਏਨੂੰ ਸਜਾ ਦਿਉ ਮੌਤ ਦੀ ਨਹੀਂ ਕੇਰਾਂ ਤੁਸੀਂ ਜੇਲ੍ਹ “ਚ 
ਚੱਲੋ। ਉਹ ਕਹਿੰਦੇ ਅਸੀਂ ਤਾਂ ਜੇਲ੍ਹ ਈ ਕੱਟ ਲਾਂਗੇ, ਐਹੇ ਜੈ ਰਹਿਬਰ ਨੂੰ ਅਸੀਂ ਮਾਰਦੇ ਨੀ। ਫੇਰ 
ਉਹ ਗਵਾਲੀਅਰ ਦੇ ਕਿਲੇ 'ਚੋਂ ਇਹ ਛੇਮੇਂ ਪਾਤਸਾਹ ਨੇ ਛੁਡਾਏ ਨੇ। ਫੇਰ ਜੀ ਉਥੋਂ ਗੱਲ ਤੁਰੀ 
ਆਉਂਦੀ-ਆਉਂਦੀ ਮੌਤ ਦੀ ਸਜਾ ਲਿਖ ਕੇ ਕਾਗਜਾਂ ਤੇ ਧਰਤੀ ਕਿ ਕੋਈ ਦਿੰਦਾ ਤਾਂ ਹੈ ਨੀ ਚਲ 
ਚੁੱਪ ਕਰਜੋ। ਫੇਰ ਜਦੋਂ ਇਹ ਪਿਰਥੀਆ ਤੇ ਨੰਦੂ ਬਜੀਰ ਤੇ ਏਨਾਂ ਨੇ ਨੰਗੀ ਕਰਨੀ ਸੁਰੂ 
ਕਰਤੀ। ਏਨੇ ਨੂੰ ਨੰਦੂ ਬਜੀਰ ਨੇ ਸਾਕ ਕਰਤਾ ਪੰਜਮਂ ਪਾਤਸਾਹ ਦੇ ਪੁੱਤ ਨੂੰ। ਓਹ ਕਹਿੰਦਾ ਜੀ 
ਮੈਨੂੰ ਮਨਜੂਰ ਐ ਲਟਕੀ। ਕੁਸ ਲੇਈ ਨੀ ਕੁਸ ਦੇਈ ਨੀ। ਜਦੋਂ ਘਰੇ ਆ ਗੱਲ ਬਜੀਰਨੀ ਕੋਲੇ 


ਤੋਰੀ, ਜਿਹੜੀ ਨੰਦੂ ਦੇ ਘਰ ਆਲੀ ਤੀ। ਜਿਹੜਾ ਬਾਮਏ ਤੀ ਨੰਦੂ ਦੇ ਨਾਲ ਓਨੇ ਕਹਿਤਾ ਕਿ 


197 


ਉ ਤਾਂ ਉਈਂ ਸਾਧ ਜੇ ਨੇ। ਚੰਗੇ ਤਾਂ ਬੰਦੇ ਹੈ ਨੀ। ਬਜ਼ੀਰਨੀ ਕਹਿੰਦੀ ਮੇਰੀ ਤੂੰ ਚਬਾਰੇ ਦੀ ਇੱਟ 
ਮੌਰੀ ਨੂੰ ਲਾ ਆਇਐਂ। ਉ ਕਹਿੰਦੀ ਪਈ ਸਾਕ ਮੁੜਬਾ ਲਿਆਉ। ਚੰਦੂ ਕਹਿੰਦਾ ਪਈ ਚੱਲ ਆਪਾਂ 
ਮੁੜਬਾ ਲਿਉਨੇ ਆਂ। ਜਦੋਂ ਜਾ ਬੈਠੇ ਤਾਂ ਗੁਰੂ ਪਾਤਸਾਹ ਕੱਢ ਕੇ ਰੁਪਈਆ ਫੜਾ ਤਾ ਪਹਿਲਾਂ 
ਈ। ਨੰਦੂ ਸੋਚਿਆ ਨਾਲੇ ਸੱਪ ਮਰ ਗਿਆ ਨਾਲੇ ਸੋਟਾ ਰਹਿ ਗਿਆ। ਏਨੇ ਤਾਂ ਆਪ ਈ ਸਾਕ 
ਮੰੜਤਾ। ਮਤਲਬ ਉਥੋਂ ਫੇਰ ਜਿੱਦਬਾਜੀ ਪੈ ਗੀ ਏਨਾ ਦੀ ਆਪ 'ਚ। ਜਿੱਦਬਾਜੀ ਪਈ ਤਾਂ ਫੇਰ 
ਨੰਦੂ ਦਿੱਲੀ ਗਿਆ। ਉਦੋਂ ਜਹਾਂਗੀਰ ਦਾ ਰਾਜ ਹੋ ਗਿਆ ਤੀ। ਅਕਬਰ ਤਾਂ ਮਰ ਗਿਆ ਤੀ ਉਦੋਂ। 
ਜਹਾਂਗੀਰ ਦੇ ਫੇਰ ਜਾ ਕੇ ਮੈਤ ਦਾ ਕਾਗਜ ਪੇਸ ਕਰਿਆ ਏਨੂੰ ਮੌਤ ਦੀ ਸਜਾ ਬੀ ਐ ਦਿੰਦੇ ਕਿਉਂ 
ਨੀ। ਉ ਕਹਿੰਦੇ ਜੀ ਕਿਸੇ ਨੇ ਦਿੱਤੀ ਨੀ ਮੌਤ ਦੀ ਸਜਾ। ਕਹਿੰਦੇ ਅਸੀ ਦੇਮਾਂਗੇ। ਜਹਾਂਗੀਰ ਫੇਰ 
ਫੜ ਕੇ ਕੈਦ ਕਰ ਲਿਆ। ਲਾਹੌਰ ਲੈ ਗੇ। ਤੱਤੀ ਤਬੀ ਤੇ ਬਹਾ ਕੇ ਫੇਰ ਬਹੁਤ ਬੇਰਹਿਮੀ ਨਾਲ 
ਮਾਰਿਆ। 
ਇੰਦਰਸੈਨ ਬਸੰਤ 

ਇੰਦਰਸੈਨ ਤਾਂ ਤੀ ਰਾਜੇ ਦਾ ਪੁੱਤ। ਜਿਹੜਾ ਤੀ ਇਹ ਬਸੰਤ ਤੀ ਇਹ ਤੀ ਬਜੀਰ ਦਾ 
ਪੁੱਤ। ਏਨ੍ਹਾਂ ਦੀ ਕਹਾਈ ਆਪਸ “ਚ ਐਡੀ ਪੈਗੀ ਤੀ ਕਿ ਇਹ ਆਪਸ “ਚ ਭਾਈ ਬਦਗੀ। 
ਇੰਦਸੈਨ ਕਾਗਜ ਤੇ ਸਾਈਨ ਕਰਤੇ ਬਈ ਜਦੋਂ ਮੈਨੂੰ ਰਾਜ ਮਿਲਿਆ ਅੱਧਾ ਰਾਜ ਤੇਰਾ ਹੋਊਗਾ। 
ਉਹ ਕਹਿੰਦਾ ਚੰਗਾ ਬਾਈ ਗਹਾਂ ਤਾਂ ਦੇਖਾਂਗੇ ਜਿਮ ਬਲੂਗੀ। ਗੱਲ ਜਾਂਦੀ ਜਾਂਦੀ ਘਰੇ ਪਤਾ ਲੌਂਗ 
ਗਿਆ। ਰਾਈਆਂ “ਚ ਗੱਲ ਬੱਗਗੀ। ਰਾਈਆਂ ਬਈ ਆਪਈ ਤਾਂ ਅੱਧਾ ਰਾਜ ਜਾਂਦੈ। ਅੱਧਾ ਰਾਜ 
ਬਜੀਰ ਦੇ ਪੁੱਤ ਨੂੰ ਲਿਖਤਾ ਏਨੇ। ਉਹ ਕਹਿੰਦੀਆਂ ਪਈ ਏਨ੍ਹਾਂ ਦਾ ਪਾਟਕ ਪਾਓ, ਕਿਮ ਪਾਓ। 
ਉ ਚਲਜੀ ਰਾਜੇ ਨੇ ਕਿਹਾ ਕਿ ਕਿੰਨਾ ਖਰਚ ਹੋਜੇ ਪਾਟਕ ਪਾਉਈ। ਫੇਰ ਠੌਗਈ ਮਗਾ ਲੀ। 
ਠੌਗਈ ਮਗਾਈ ਜੀ ਬਾਹਲੇ ਦੇਸ ਤੋਂ, ਬਹੁਤ ਸਿਆਰ ਜਾਈ। ਪੜੀ ਲਿਖੀ ਬਹੁਤ ਬਈ ਉਹ 
ਕਹਿੰਦਾ ਤੋੜਨ ਬਾਲੀ ਗੱਲ ਕਰੀਂ। ਆ ਨਾ ਹੋਬੇ ਕਿ ਕੱਚੀ ਗੱਲ ਰਹਿਜੇ। ਉ ਕਹਿੰਦੀ ਤੂੰ ਕਿਥੇ 
ਫੇਰਦੈਂ ਰਾਜੈ। ਤੂੰ ਅਕਲਾਂ ਕੀ ਦੇਮੇਂ ਮੁਜਨੂੰ, ਰਾਈ ਨਾਲੋਂ ਤੋੜਕੇ ਦਖਾਮਾਂ ਤੁਜਨੂੰ। ਕਹਿੰਦੀ ਪਈ 
ਹੁਏ ਫਾਟਕ ਪਾ ਦੇਨੀਂ ਆਂ। ਠੌਗਈ ਬੱਗ ਗੀ। ਐਂ ਬਾਹਰ ਮਹਿਲ ਪਾਏ ਹੋਏ ਤੇ ਉਨ੍ਹਾਂ ਦੇ। 


198 


ਠੌਗਈ ਨੇ ਬੱਗੀ ਲੈ ਲੀ ਤੇ ਬੱਗ ਦੀ ਕੇਰਾਂ ਬਣਕੇ ਰਾਈ। ਜਦ ਉਤਰੀ ਬੱਗੀ ਤੋਂ ਹੱਥ ਮਾਰਿਆ 
ਬਈ ਉਰੇ ਆ। ਬਸੰਤ ਲਬੇ ਕੁਰਸੀ ਡਾਹ ਤੀ ਘੰਟਾ ਬੈਠੇ ਰਹੇ। ਕੋਈ ਗੱਲ ਨੀ ਕਰੀ ਉਨੇ ਮੂੰਹ 
ਤੋਂ। ਉੱਠੀ ਤੇ ਬੱਗ ਗੀ। ਇੰਦਰਸੈਨ ਦੇਖਦਾ ਤੀ। ਇੰਦਰਸੈਨ ਬਸੰਤ ਨੂੰ ਪਈ ਦੱਸ ਕਿਮੇਂ ਹੋਈ 
ਗੱਲ ਥੋਡੀ। ਬਸੰਤ ਕਹਿੰਦਾ ਜੀ ਮੈਨੂੰ ਤਾਂ ਕੋਈ ਨੀ ਕਰੀ। ਉ ਤਾਂ ਚੁਬਕੀ ਬੈਠੀ ਰਹੀ ਐ। 
ਇੰਦਰਸੈਨ ਕਹਿੰਦਾ ਤੂੰ ਮੇਰੇ ਨਾਲ ਦੋਸਤ ਹੋ ਕਿ ਉਹ ਕਰਦੈਂ। ਚਲਜੀ ਉਨ੍ਹਾਂ ਦਾ ਪਾਟਕ ਪੈ 
ਗਿਆ। ਇੰਦਰਸੈਨ ਹੁਕਮ ਕਰਤਾ ਰਾਜੇ ਨੂੰ ਏਸੇ ਬਕਤ ਏਨੂੰ ਹਲਾਲ ਕਰਕੇ ਜਲਾਦਾਂ ਤੋਂ ਹੁਏ 
ਮੇਰੇ ਪੇਸ਼ ਕਰੋ। ਏਦਾ ਲਹੂ ਦੇਖਏ। ਭਾਈ ਜਲਾਦਾਂ ਫੜ੍ਹ ਲਿਆ। ਲੈ ਗਏ ਕੁਤਰਨ ਲਈ। ਇਕ 
ਜਲਾਦ ਦੂਸਰੇ ਨੂੰ ਕਹਿੰਦਾ ਕੁਤਰਨ ਦੀ ਸਕੀਮ ਕਾਹਦੀ ਕਰਦੈਂ। ਏ ਤਾਂ ਰਾਜੇ ਨੇ ਕੱਲ੍ਹ ਨੂੰ ਫੇਰ 
ਆਪੋ “ਚ ਇਕ ਹੋ ਜਾਈਗੀ। ਤੂੰ ਐਂ ਕਰ ਏਨੂੰ ਛੱਡਦੇ ਕੇਰਾਂ। ਆਪਾਂ ਫੇਰ ਦੇਖਾਂਗੇ ਆਉਂਦੀ ਚਾਲ 
“ਚ, ਕੀ ਬਦੈ ਗਹਾਂ। ਜਲਾਦ ਕਹਿੰਦਾ ਪਈ ਸਾਧ ਬਈਜੀ ਹੁਏ ਤੂੰ ਬੱਗ ਜਾ ਕੇਰਾਂ। ਅਸੀਵੰ 
ਆਪੇ ਕਿਸੇ ਜਨੋਰ ਦਾ ਬੱਚਾ ਮਾਰ ਰੱਤ ਕੱਢ ਕੇ ਲਿਜਾਮਾਂਗੇ। ਛੱਡਤਾ ਭਾਈ ਪਹਾੜਾਂ “ਚ ਉਹ 
ਤਾਂ ਸਾਧ ਬਣ ਗਿਆ। ਜਲਾਦਾਂ ਕੁਝ ਮਾਰ ਕੇ ਮੈਲੇ ਦਾ ਕਟੋਰਾ ਭਰ ਲਿਆ। ਕਟੋਰਾ ਭਰ ਕੇ 
ਜਦੋਂ ਦਿਖਾਇਆ ਇੰਦਰਸੈਨ ਨੂੰ। ਇੰਦਰਸੈਨ ਸੋਚਿਆ ਬਹੁਤ ਮਾੜਾ ਕੰਮ ਹੋਇਆ। ਫਿਕਰਾਂ “ਚ 
ਪੈ ਗਿਆ। ਫਿਕਰਾਂ “ਚ ਦਿਮਾਗ ਖਰਾਬ ਹੋ ਗਿਆ। ਬੱਸ ਫੇਰ ਉੱਚੀ ਉੱਚੀ ਚਾਂਗਾਂ ਮਾਰੀਆਂ 
ਉਸਨੇ। ਚਾਂਗਾਂ ਮਾਰੇ ਫੜਿਆ ਨਾ ਰਹੇ ਚਾਰ ਚਾਰ ਜਇਆ ਤੋਂ। ਰਾਤ ਮੀਹ ਪੈਂਦਾ ਤੀ ਝੜੀ 
ਲੱਗੀ ਬੀ ਤੀ ਬਾਹਰ ਨਿਕਲ ਗਿਆ। ਰੋਹੀਉ ਚੜ ਗਿਆ। ਭਾਈ ਚਾਂਗਾ ਮਾਰੇ ਹਾਏ ਬਸੰਤ, 
ਹਾਏ ਬਸੰਤ। ਹੁਏ ਉਥੇ ਬਸੰਤ ਕਿਥੇ ਮਿਲੇ। ਚਾਗਾਂ ਮਾਰਦਾ ਫਿਰੇ ਜੰਗਲ ਬੇਲੇ। ਚਾਂਗਾਂ ਦੀ 
ਅਵਾਜ ਬਸੰਤ ਨੇ ਸੁ ਲੀ। ਕਹਿੰਦਾ ਮਾੜੀ ਜੀ ਗੱਲ ਨੀ ਚੱਲ ਮਿੱਤਰ ਨੂੰ ਸਾਮੀਏ ਚੱਲ ਕੇ। 
ਜਦ ਸਾਮਿਆ ਜਾ ਕੇ ਤਾਂ ਬੇਹੋਸ਼ ਹੋਇਆ ਪਿਆ। ਕਹਿੰਦਾ ਤੂੰ ਇੰਦਰਸੈਨ ਏ। ਹਾਂ ਮੈਂ ਇੰਦਰਸੈਨ 
ਆਂ। ਹਿੱਕ ਨਾਲ ਲਾ ਲਿਆ। ਇੰਦਸੈਨ ਕਹਿੰਦਾ ਤੂੰ ਜਿਊਨੈ। ਕਹਿੰਦਾ ਹਾਂ ਜਿਊਨਾ। ਹੋਸ਼ ਬਿੱਚ 
ਆਇਆ ਤਾਂ ਇੰਦਰਸੈਨ ਕਹਿੰਦਾ ਯਾਰ ਇਕ ਹੋਰ ਈ ਪਾਟਕ ਪੈ ਗਿਆ ਬਿਚਾਲੇ। ਇੰਦਰਸੈਨ 


ਕਹਿੰਦਾ ਇਕ ਰਾਈ ਆਈ ਤੀ ਤਲਾਈ ਤੇ ਨਹਾਉਏ। ਇਕ ਕੇਸਰ ਦਾ ਫੁੱਲ ਤੋੜ ਕੇ ਵਿਖਾਇਆ 


199 


ਤੇ ਕਹਿੰਦੀ ਜੈਸਾ ਏ ਫੁੱਲ ਵੈਸਾ ਮੇਰਾ ਨਾਮ। ਬਸੰਤ ਕਹਿੰਦਾ ਉਹ ਕੇਸਰਾ ਰਾਈ ਏ। ਕੋਈ ਨਾ 
ਤੈਨੂੰ ਮਿਲਆਦੂੰ। ਪਰ ਤੂੰ ਜੇ ਮੇਰੇ ਰਾਹੀ ਰਹੇਂਗਾ। ਚਲ ਭਾਈ ਦੋਨੋ ਹੋਗੇ ਕੱਠੇ ਜਾ ਕੇ ਮਾਲੀਆਂ 
ਦੇ ਘਰੇ ਬੱਗ ਗੇ। ਮਾਲਏ ਨੂੰ ਪੱਚੀ ਮੋਰਾਂ ਫੜਾ ਤੀਆਂ ਕੱਢਕੇ, ਮਾਇਆ ਦੀ ਕੀ ਥੋੜ ਤੀ ਉਨ੍ਹਾਂ 
ਲਬੇ। ਕਹਿੰਦੇ ਪਈ ਰੋਟੀ ਬਈਦੇ ਚੰਗੀ ਅਸੀ ਮਾਲੀਆਂ ਦੇ ਮੁੰਡੇ ਆਂ। ਬਣਾਈ ਰੋਟੀ ਬਧੀਆ, 
ਬਈ ਕੇ ਖਾਧੀ। ਤੜਕੇ ਨੂੰ ਮਾਲਣ ਨੇ ਕੇਸਰ ਰਾਈ ਦਾ ਹਾਰ ਗੁੰਦ ਕੇ ਦੇਈ ਤੀ। ਤੜਕੇ ਸਦੇਹਾਂ 
ਨਾਮ ਲੈਏ ਦੀ ਮਾਰੀ ਹਾਰ ਪਾਉਂਦੀ ਹੁੰਦੀ ਜਾ ਕੇ। ਉਹ ਕਹਿੰਦੀ ਪਈ ਮੈਂ ਤਾਂ ਹਾਰ ਗੁੰਦਏ। ਰਾਜੇ 
ਦੀ ਧੀ ਦੇ ਪਾਉਈ ਜਾ ਕੇ। ਉਹ ਕਹਿੰਦੇ ਪਈ ਸਾਨੂੰ ਬੀ ਰੋਟੀ ਤਿਆਰ ਕਰ ਅਸੀਂ ਬੀ ਆਪਏ 
ਕਿੱਤੇ ਤੇ ਲੌਂਗਏ ਜਾ ਕੇ। ਬਸੰਤ ਕਹਿੰਦਾ ਹਾਰ ਮੈਨੂੰ ਫੜਾ ਦੇ ਤੂੰ ਰੋਟੀ ਲਾਹ। ਬਸੰਤ ਹਾਰ 
ਗੁੰਦਿਆ ਪ੍ਰੀਤ ਲਾ ਕੇ ਸਿਰੇ ਦਾ। ਹਾਰ ਬਿੱਚ ਚਿੱਠੀ ਪਾ ਤੀ ਬਈ ਤੇਰੇ ਮਿਲਦ ਬਾਲੇ ਅਸੀਂ ਹੁਏ 
ਆਏ ਹੋਏ ਆਂ। ਜੇ ਤੈਨੂੰ ਚਾਹ ਹੋਬੇ ਤਾਂ ਚਿੱਠੀ ਪਾ ਬੁਲਾ ਸਕਨੀ ਐ ਸਾਨੂੰ। ਜਦੋਂ ਰਾਈ ਦੇਖਿਆ 
ਹਾਰ ਕਿਥੇ ਤਾਂ ਮਾਲਏ ਦਾ ਗੁੰਦਿਆ ਹੁੰਦਾ ਤੀ ਕਿਥੇ ਉਦਾ ਗੁੰਦਿਆ। ਰਾਜੇ ਦੀ ਧੀ ਤਾਂ ਤਿੜਕ 
ਉੱਠੀ ਕਹਿੰਦੀ ਦੱਸ ਕਿੰਨੇ ਗੁੰਦਿਆ ਹਾਰ। ਮਾਲ ਤਾਂ ਮੰਨੇ ਨਾ ਕਹੇ ਮੈਂ ਗੁੰਦਿਐ। ਫੇਰ ਮਨਾ ਲੀ 
ਕੋੜੇ ਮਾਰ ਕੇ। ਕਹਿੰਦੀ ਸਾਡੇ ਪਰਾਉਈ ਆਈ ਐ ਇਕ ਬਈ ਓਨੇ ਗੁੰਦਿਐ। ਰਾਈ ਕਹਿੰਦੀ ਫੇਰ 
ਮੈਨੂੰ ਪਰਾਉਈ ਨੂੰ ਮਿੱਲਆਉ। ਬਾਈ ਦੋਨੋ ਬੱਗ ਮਿੱਏ ਬਾਸਤੇ। ਹੁਏ ਇੰਦਸੈਨ ਨੂੰ ਘੱਟ ਤਾ 
ਬਜੀਰ ਦਾ ਮੁੰਡਾ ਤੀ ਬਸੰਤ ਉਨੂੰ ਅਕਲ ਜਾਦਾ ਤੀ। ਇੰਦਰਸੈਨ ਬੱਗ ਗਿਆ ਰਾਈ ਨੂੰ ਮਿਲਏ। 
ਬਸੰਤ ਸੋਚਿਆ ਬਈ ਏਨੂੰ ਮਾਰੂ ਅੱਜ। ਤਹਾਂ ਮਹਿਲਾਂ 'ਚ ਲੈ ਗੀ ਚੜਾ ਕੇ ਮਾਲਏ। ਇੰਦਰਸੈਨ 
ਨੂੰ ਰਾਈ ਕਹਿੰਦੀ ਸਾਰ ਪਾਸਾ ਖੇਡੋ। ਸਾਰ ਪਾਸਾ ਖੇਡਣ ਲੱਗੀ ਹੁਏ ਉਨੂੰ ਬੁਧੂ ਨੂੰ ਕੀ ਆਬੇ। 
ਬਸੰਤ ਸੋਚਿਆ ਏਨੂੰ ਮੋਰੀ ਥਾਨੀ ਡੇਗਏ ਗੀਆਂ ਚੱਕ ਕੇ। ਉਨੇ ਜੀ ਲਿਆ ਲਿਆ ਰੂੰ ਮੋਰੀ ਦੇ 
ਨੇੜੇ ਢੇਰੀ ਕਰਤੀ। ਜਦੋਂ ਸਾਰ ਪਾਸਾ ਖੇਡਿਆ ਰਾਈ ਕਹਿੰਦੀ ਏਦੀਆਂ ਲੱਤਾ। ਚੱਕ ਕੇ ਮੋਰੀ 
ਥਾਨੀ ਸੁੱਟਿਆ। ਰੂੰ ਉੱਤੇ ਆ ਡਿਗਿਆ। ਕਹਿੰਦਾ ਭਾਈ ਤੈਨੂੰ ਕਿਮਂ ਪਤਾ ਤੀ। ਕਹਿੰਦਾ ਮੈਨੂੰ ਤਾਂ 
ਪਤਾ ਤੀ ਬੁੱਧੂ ਐਂ ਤੂੰ। ਕਹਿੰਦਾ ਚੱਲ ਠੀਕ ਐ। ਉ ਤਾਂ ਗੱਲ ਰਹੀ ਭਾਈਆਂ ਆਲੀ। ਹੁਣ ਤੂੰ ਮੈਨੂੰ 
ਮਿੱਲਆ ਏਨੂੰ। ਕਹਿੰਦਾ ਮੈਂ ਜਾਊ ਹੁਏ ਫਾਰ ਤੇਰਾ ਸਾਰਾ ਕੰਮ ਸਿੱਧਾ ਕਰਦੂੰ। ਬਸੰਤ ਬੱਗ ਗਿਆ 


200 


ਭਾਈ। ਗਿਆ ਜਦੋਂ ਤਹਾਂ ਉ ਕਹਿੰਦੀ ਭਾਈ ਸਾਰ ਪਾਸਾ ਖੇਡੋ। ਸਾਰ ਪਾਸਾ ਖੇਡਣ ਲੱਗ ਗੇ। ਉ 
ਕਹਿੰਦੀ ਜੇ ਤੂੰ ਹਾਰ ਗਿਆ। ਮੈਂ ਸਿਰ ਬੱਡ ਲੂੰ ਤੇਰਾ। ਉ ਕਹਿੰਦਾ ਸਿਰ ਬੱਡ ਲੀਂ। ਪਰ ਜੇ ਮੈਂ 
ਜਿੱਤ ਗਿਆ ਜਬਾਨ ਪੂਰੀ ਕਰਨੀ ਪਊ। ਮੈਂ ਤਾਂ ਬਜੀਰ ਦਾ ਪੁੱਤ ਆਂ। ਜਿਹੜਾ ਰਾਜੇ ਦਾ ਪੁੱਤ 
ਐ, ਉਂਦੇ ਜਾਈ ਹੋਊ ਤੂੰ। ਬੈਅਦਾ ਕਰ ਲੈ ਮੇਰੇ ਨਾਲ। ਕਹਿੰਦੀ ਮੇਰਾ ਬੈਅਦਾ ਰਇਆ, ਮੈਂ ਉਸੇ 
ਦੇ ਜਾਊਗੀ। ਬਾਹਰ ਮੜੀਆਂ ਤੀ। ਬਾਈ ਰਾਈ ਤਾਂ ਜਾਇ ਲੱਗ ਗੀ। ਸਾਰੀ ਰਾਤ ਰਹਿਆ ਕਰੇ 
ਤੜਕੇ ਬੱਗ ਜਿਆ ਕਰੇ। ਤੜਕੇ ਰਾਈ ਫੁੱਲਾਂ ਦੇ ਭਾਰ ਤੁਲਦੀ ਤੀ। ਪਹਿਲਾਂ ਘੱਟ ਫੁੱਲ ਲੱਗਦੇ 
ਤੇ। ਜਦੋਂ ਦੋ ਤਿੰਨ ਰਾਤਾਂ ਗਈ ਰਾਈ ਤੇ ਫੁੱਲਾਂ ਦਾ ਟੋਕਰਾ ਚੜਨ ਲੱਗ ਗਿਆ। ਪਾ ਤਾ ਰੋਲ੍ਹਾ 
ਤੋਲਣ ਆਲੀਆਂ ਕਹਿੰਦੀਆਂ ਏਹ ਤਾਂ ਹਜਾਰ ਫੁੱਲ ਚੜ੍ਹ ਗਿਆ ਪਹਿਲੇ ਦਿਨ ਈ। ਅੱਜ ਫੁੱਲ 
ਚੜਿਆ ਹਜਾਰ ਰਾਈਏ, ਹੋਈ ਲਟਕੀ ਤੇਰੀ ਮੁਟਿਆਰ ਰਾਈਏ। ਫਿਰ ਕੀ ਹੋਇਆ ਭਾਈ ਰਾਜੇ 
ਨੇ ਸੀ ਆਈ ਡੀ ਪੂਰੀ ਕਰਤੀ। ਐਂ ਸੂ ਹੋਏ ਲੌਂਗ ਗੀ ਪਈ ਮੜੀਆਂ “ਚ ਜਾਂਦੀ ਐ। ਕੁਤਵਾਲ ਲਾ 
ਬਈ ਜਿਹੜਾ ਬਹੁਤ ਸਚਿਆਈ ਦਾ ਮਾਲਕ ਤੀ। ਪੂਰੀ ਸੀ ਆਈ ਡੀ ਰੱਖਿਆ ਕਰੇ। ਫਲਾਏ 
ਟੈਮ ਆਉਂਦੀ ਐ। ਫਲਾਏ ਟੈਮ ਜਾਂਦੀ ਐ। ਸਾਰਾ ਕੁਸ ਲਿਖ ਕੇ ਰੱਖ ਲਿਆ ਕਰੇ। ਭਾਈ ਰਾਜੇ 
ਕੋਲੇ ਗੱਲ ਕਰਤੀ ਕਹਿੰਦਾ ਤੇਰੀ ਧੀ ਤਾਂ ਐਸ ਟੈਮ ਹੁਏ ਮੜੀਆ “ਚ ਐ। ਕਹਿੰਦਾ ਜੇ ਨਾ ਹੋਈ 
ਮੰਤ ਦੀ ਸਜਾ ਤੈਨੂੰ ਨਹੀਂ ਉਨੂੰ। ਫੌਜ ਲਾ ਤੀ ਰਾਜੇ ਨੇ ਰਾਤ ਨੂੰ। ਅੰਦਰ ਫੱਸਗੇ। ਫੌਜ ਦਾ 
ਚੱਕਰ ਪੈ ਗਿਆ ਸਾਰੇ। ਆਲੇ ਦਾਲੇ ਘੇਰਾ ਪੈ ਗਿਆ। ਤੜਕੇ ਨੂੰ ਤਲਾਸੀ ਹੋਈ ਤੀ ਬਾਗ ਦੀ। 
ਘੇਰੇ ਦੇ ਬਿੱਚ ਓਹ ਕਹਿਏ ਲੱਗੇ ਪਈ ਹੁਏ ਕੀ ਲਾਜ ਬਏਨੇ ਚਾਹੀਦੈ। ਰਾਈ ਕਹਿੰਦੀ ਫੌਜੀ ਮੰਨ 
ਤਾਂ ਲੈਂਦੇ ਊਂ ਚੱਲ ਦੇਖਦੇ ਆਂ। ਉਹ ਕਹਿੰਦਾ ਏ ਲੈ ਪੰਜ ਰੁਪਈਏ। ਪਿੰਡ ਢੋਲ ਬਜਾ ਦੇ ਕਿਸੇ ਦਾ 
ਢੱਗਾ ਫਾਟਕੀ ਫੱਸ ਗਿਆ। ਜੇ ਛਡਾਈ ਛਡਾ ਲੋ। ਤੜਕੇ ਨੂੰ ਨਲਾਮ ਹੋਜੂ ਏਹ। ਬੱਸ ਜੀ ਜਦੋਂ 
ਢੋਲ ਬੱਜਦਾ ਦੇਖਿਆ ਬਸੰਤ ਕਹਿੰਦਾ ਆਪਦੇ ਆਲਾ ਢੱਗਾ ਫੱਸ ਗਿਆ। ਭਾਈ ਕੋਸਟ ਕਰੀ 
ਪੂਰੀ ਮਾਲਦ ਨੂੰ ਕਹਿੰਦਾ ਪਈ ਹੁਏ ਕਰਾਂਗੇ ਕਿਮੇ। ਮਾਲਣ ਕਹਿੰਦੀ ਪਈ ਕਰ ਫੇਰ ਕੁਸ। 
ਮਾਲ ਨੂੰ ਕਹਿੰਦਾ ਪਈ ਲੱਡੂ ਲੂਡੂ ਹੈਗੇ ਆ ਆਪਏ। ਉਹ ਕਹਿੰਦੀ ਪਈ ਲੱਡੂ ਤਾਂ ਬਥੇਰੇ ਆ 
ਟੋਕਰਾ ਭਰਿਆ ਪਿਆ ਅੰਦਰ। ਕਹਿੰਦਾ ਇਕ ਸੂਟ ਦੇ ਬਧੀਆਂ ਜਿਆ ਮੈਂਨੂੰ। ਭਾਈ ਉਨੇ ਸੂਟ 


201 


ਪਾਇਆ ਤੇ ਬੱਗ ਗਿਆ ਸਿਪਾਹੀਆਂ ਲਬੇ। ਕਹਿੰਦਾ ਬੇ ਭਾਈ ਮੈਂ ਮੱਥਾ ਟੇਕਈ ਬਾਗ ਅੰਦਰ 
ਲੱਡੂਆਂ ਦਾ। ਬੱਸ ਇੱਕ ਲੱਡੂ ਮੱਥਾ ਟੇਕਈ ਬਾਕੀ ਤੁਸੀਂ ਖਾ ਲਿਓ। ਹੁਏ ਸਿਪਾਹੀ ਬਿਚਾਰੇ ਸਾਰੀ 
ਰਾਤ ਦੇ ਖੜੇ ਬੇ ਤੋ। ਕਹਿੰਦੇ ਚੱਲ ਮੱਥਾ ਟੇਕਣ ਦੇਨੇ ਆਂ। ਆਪਾਂ ਨੂੰ ਲੱਡੂ ਮਿਲ ਜਾਣਗੇ ਖਾਏ 
ਲਈ। ਚੱਲ ਭਾਈ ਬਾਗ ਅੰਦਰ ਬੱਗ ਗਿਆ। ਆਪਈ ਸੂਟ ਰਾਈ ਕੇਸਰਾਂ ਨੂੰ ਪਬਾ ਤਾ ਤੇ 
ਕੱਢਤੀ ਬਾਹਰ। ਚੱਲ ਜੀ ਰਾਈ ਤਾਂ ਮਹਿਲਾਂ ਨੂੰ ਬੜੀ। ਤੜਕੀਂ ਤਲਾਸੀ ਹੋਏ ਲੱਗ ਗੀ। ਰਾਜਾ 
ਕਹਿੰਦਾ ਕੋਲ ਖੜ੍ਹ ਕੇ ਕਰਾਉਂ ਤਲਾਸੀ। ਕੋਤਬਾਲ ਫੱਸ ਗਿਆ ਉ ਕਹਿੰਦਾ ਪਈ ਮੇਰੀ ਧੀ ਤਾਂ 
ਮਹਿਲਾਂ “ਚ ਪਈ ਐ ਤੂੰ ਕਹਿੰਦਾ ਤੀ ਬਾਹਰ ਐ। ਕੋਤਬਾਲ ਕਹਿੰਦਾ ਪਈ ਹੁ ਮੈਨੂੰ ਝੂਠਾ ਗਿਣ 
ਲੋ, ਕੁਸ ਗਿ ਲੋ ਪਰ ਰਾਤ ਬਾਗ 'ਚ ਤੀ ਉਹ। ਕੋਤਬਾਲ ਕਹਿੰਦਾ ਜੇ ਤਾਂ ਸਚਿਆਈ ਸੁਦਦੈਂ, 
ਨਹੀਂ ਤਾਂ ਮੈਨੂੰ ਗੋਲੀਆਂ ਦੋ ਮਾਰਦੇ। ਰਾਜਾ ਕਹਿੰਦਾ ਦੱਸ ਕੀ ਸਚਿਆਈ ਐ ਤੇਰੀ। ਉਹ ਕਹਿੰਦਾ 
ਪਈ ਤੇਰੀ ਧੀ ਤਪਿਆ ਹੋਇਆ ਗੜਬਾ ਹੱਥਾਂ 'ਚ ਚੱਕ ਕੇ ਕਹੇ ਪਈ ਮੈਂ ਮੱਚ ਜਾਂ ਜੇ ਮੈਂ ਝੂਠੀ 
ਹੋਮਾਂ। ਬਸੰਤ ਮਾਲਣ ਬਏਕੇ ਫਿਰ ਬੱਗ ਗਿਆ ਰਾਈ ਕੋਲੇ। ਰਾਈ ਕਹਿੰਦੀ ਪਈ ਮੈਂ ਤਾਂ 
ਫੱਸਗੀ। ਹੁਏ ਮੈਂ ਕੀ ਕਰਾਂ। ਬਸੰਤ ਕਹਿੰਦਾ ਕੋਈ ਜਦ ਤੂੰ ਗੜਬਾਂ ਚੱਕੇਂਗੀ। ਪਹਿਲਾਂ ਦੇਗ ਬਈ 
ਕੇ ਲੈਂਜੀ। ਮੈਂ ਤੌਰੂ ਇੰਦਰ ਨੂੰ ਸਾਧ ਬਈ ਕੇ। ਤੂੰ ਸਭ ਨੂੰ ਤਾਂ ਬੁੱਕ ਭਰ ਭਰ ਕੇ ਦੇਗ ਦੇ ਦੀ ਤੇ 
ਇੰਦਰ ਨੂੰ ਦੇਬੀ ਥੋੜੀ ਜੀ। ਭਾਈ ਰਾਈ ਨੇ ਏਦਾਂ ਈ ਕੀਤਾ ਜਦੋਂ ਬੱਗਗੀ ਗੜਬਾਂ ਚੱਕਣ। ਸਭ 
ਨੂੰ ਤਾਂ ਬੁੱਕ ਭਰ-ਭਰ ਕੇ ਦੇਗ ਦੇ ਤੀ ਇੰਦਰ ਨੂੰ ਦਿੱਤੀ ਥੋੜੀ ਜੀ। ਇੰਦਰ ਨੇ ਰਾਈ ਨੂੰ ਜੱਫਾ ਪਾ 
ਲਿਆ। ਕਹਿੰਦਾ ਸਾਰਿਆਂ ਨੂੰ ਏਨਾ-ਏਨਾ ਦੇਨੀ ਐਂ ਮੈਂਨੂੰ ਏਨਾ ਕੁ ਦੇਨੀ ਐਂ। ਮਤਲਬ ਇੰਦਰ ਨੇ 
ਰਾਜੇ ਸਾਹਮਏ ਉਨੂੰ ਅੰਗ ਲਾ ਲਿਆ। ਜਦ ਲੱਗੀ ਰਾਈ ਕੇਸਰਾਂ ਗੜਬਾ ਚੱਕਏ ਕਹਿੰਦੀ ਮੈਂ ਹੁਏ 
ਮੱਚ ਜਾਂ ਜੇ ਏਸ ਮਨੁੱਖ ਤੋਂ ਬਿਨ੍ਹਾਂ ਕਿਸੇ ਨੂੰ ਅੰਗ ਲਾਇਆ ਹੋਬੇ। ਚੱਲ ਬੀ ਰਾਈ ਬੀ ਬੱਚ ਗੀ 
ਰਾਜੇ ਨੇ ਕੇਸਰਾਂ ਨੂੰ ਇੰਦਰ ਨਾਲ ਈ ਬਿਆਹ ਤਾ। ਰਾਜਾ ਕਹਿੰਦਾ ਰੂੜੀ ਦਾ ਕੂੜਾ ਰੂੜੀ ਤੇ ਈ 


ਸਿੱਟੋ। ਉਸੇ ਨਾਲ ਤੰਰਤੀ ਤੀ ਫੇਰ। 


202 


ਰਾਜਾ ਤੇ ਮਿੱਤਰ 

ਚਾਰ ਮਿੱਤਰ ਤੀ ਆਪਸ “ਚ ਬਏ ਹੋਏ। ਇਕ ਤਾਂ ਜਾਤ ਦਾ ਗੁੱਜਰ ਤੀ, ਇਕ ਤੀ 
ਬਾਹਮਏ, ਇਕ ਤੀ ਤਰਖਾਏ, ਇਕ ਰਾਜਾ ਤੀ। ਰਾਜਾ ਕਹਿੰਦਾ ਪਈ ਆਪਾ ਚੱਲੇ ਆਂ ਹੁਏ 
ਸਿਕਾਰ ਖੇਡਏ। ਦੱਸੋ ਪਈ ਆਪਾਂ ਨੂੰ ਬਿਛੋੜਾ ਪੈ ਜੇ ਕੋਈ ਦੱਸੋ ਪਈ ਆਪਾਂ ਕਿਮੇਂ ਇਕੱਠੇ 
ਹੋਮਾਂਗੈ। ਇਕ ਕਹਿੰਦਾ ਆਪਾਂ ਬਿਛੜ ਕੇ ਚਾਹੇ ਤਿੰਨ ਰਹਿ ਜੀ ਏ, ਚਾਹੇ ਦੋ ਰਹਿ ਜੀ ਏ ਰਸਤ 
ਆਪਾਂ ਚਾਰ ਦੀ ਮੰਗਈ ਐ। ਉਥੋਂ ਆਪਈ ਪਤਾ ਲਗਦਾ ਰਰੂ ਪਈ ਇਹ ਏਧਰ ਨੇ। ਰਾਜਾ 
ਕਹਿੰਦਾ ਤੁਸੀਂ ਸਾਰੇ ਹੋਰ ਗੁਏ ਦੱਸੋ। ਤਰਖਾਏ ਕਹਿੰਦਾ ਜੀ ਮੈਂ ਤਾਂ ਉੱਡਣ ਖਟੋਲਾ ਬਈ ਲੈਨਾਂ। 
ਗੁਜਰ ਨੂੰ ਕਹਿੰਦਾ ਤੇਰੇ “ਚ ਕੀ ਗੁਣ ਐ, ਗੁਜਰ ਕਹਿੰਦਾ ਜੀ ਮੈਂ ਤੇਰਾ ਬਿਆਹ ਹੁੰਦਾ ਨਾ 
ਦੇਖਿਆ ਹੋਬੇ।, ਤੋਰੀ ਘਰ ਆਲੀ ਨਾਂ ਦੇਖੀ ਹੋਬੇ, ਫਿਰ ਬੀ ਪਛਾਏ ਕਰਦੂੰ ਕਿ ਇਹ ਰਾਜੇ ਦੇ 
ਬੱਚੇ ਨੇ। ਬਾਹਮਣ ਨੂੰ ਪੁੱਛਿਆ ਤੇਰੇ “ਚ ਕੀ ਗੁਣ ਐ ਉਏ। ਬਾਹਮਏ ਕਹਿੰਦਾ ਮੈਂ ਤਾਂ ਮਹਾਂਰਾਜ 
ਦਾ ਈ ਤੋਰਿਆ ਹੋਇਆਂ। ਮੈਂ ਤਾਂ ਮਰੇ ਬੰਦੇ ਨੂੰ ਬੀ ਜਿਉਂਦਾ ਕਰਦਾਂ। ਸਿਕਾਰ ਨੂੰ ਚਲ ਪੇ ਸਾਰੇ 
ਜਏ। ਰਾਹ ਜਾਂਦੇ ਸੇਰ ਮਰਿਆ ਪਿਆ। ਰਾਜਾ ਕਹਿੰਦਾ ਬਾਹਮਦ ਨੂੰ ਇਹਨੂੰ ਰਾਜੀ ਕਰ। 
ਬਾਹਮਈ ਕਹਿੰਦਾ ਰਾਜਿਆ ਰਾਜੀ ਤਾਂ ਮੈਂ ਕਰਦੂੰ ਪਰ ਆਪਾਂ ਬਿਛੜ ਜਾਂਗੇ। ਰਾਜਾ ਕਹਿੰਦਾ 
ਟਾਲੇ ਨਾ ਮਾਰ ਹੁਏ ਕਰਕੇ ਦਿਖਾ। ਰਾਜਾ ਸਿਕਾਰੀ ਤੀ ਪੂਰਾ ਸੇਰ ਦਾ। ਰਾਜਾ ਕਹਿੰਦਾ ਸੋਕਾ 
ਸੇਰ ਹੋਬੇ ਸੋਕਾ ਸਿਕਾਰ ਖੇਡੀਏ। ਉਨੂੰ ਏਨੀ ਦਲੇਰੀ ਤੀ। ਰਾਜਾ ਕਹਿੰਦਾ ਬਾਹਮਈ ਨਾਂ ਲਾ 
ਦਬਾਈਆਂ ਏ ਨੂੀ ਹੁੰਦਾ ਰਾਜੀ। ਬਾਹਮਏ ਕਹਿੰਦਾ ਠੀਕ ਤਾਂ ਕਰਕੇ ਛੱਡੂੰਗਾ। ਗੱਲ ਮੁਕਾ ਬਈ 
ਸੇਰ ਤਾਂ ਉੱਠ ਖੜਿਆ। ਬਾਹਮਦ ਬੁੰਮਏ ਤਾਂ ਸਾਰੇ ਭੱਜਗੇ ਕੱਲਾ ਰਾਜਾ ਰਹਿ ਗਿਆ। ਰਾਜੇ ਨੇ 
ਲੜਾਈ ਕਰੀ ਪੂਰੀ ਸੇਰ ਕੰਨੈ। ਗੱਲ ਮੁਕਾ ਕਾਬੂ “ਚ ਕਰ ਲਿਆ ਸੇਰ ਉਨੇ। ਦੂਬੇ ਤਾਂ ਭੱਜਗੇ ਤੇ 
ਏਹ ਖਿੰਡਰੈ ਆਪੋ “ਚ। ਤਿੰਨੇ ਇਕੱਠੋ ਰਾਜਾ ਇਕੱਲਾ। ਰਾਜਾ ਜਾਇਆ ਕਰੇ ਰੋਜ ਭਾਲਕੇ 
ਆਇਆ ਕਰੇ। ਨਦੀ ਤੇ ਕੁਟੀਆ ਤੀ। ਰਾਜੇ ਸੋਚਿਆ ਆਪਾਂ ਸਾਧ ਦੇ ਈ ਗੁਜਾਰਾ ਕਰ ਲਿਆ 
ਕਰਾਂਗੇ। ਚਲ ਜੀ ਰਾਜੇ ਨੇ ਉਥੇ ਰਹਿਈ ਸੁਰੂ ਕਰਤਾ। ਸਾਧ ਰੋਟੀ ਲਾਇਆ ਕਰੇ ਤੇ ਰਾਜਾ 


ਖਾਇਆ ਕਰੇ। ਸਾਧ ਦੇ ਇਕ ਲਟਕੀ ਤੀ ਜੋ ਉਸਨੂੰ ਨਦੀ “ਚ ਰੁੜਦੀ ਆਉਂਦੀ ਮਿਲੀ ਤੀ। 


203 


ਸਾਧ ਨੇ ਕੁੜੀ ਕੱਢ ਲੀ। ਕੁੜੀ ਪਾਲ ਕੇ ਪੰਦਰਾਂ ਸੋਲ੍ਹਾਂ ਸਾਲ ਦੀ ਉਹਦੇ ਘਰੇ ਹੋਗੀ। ਸਾਧ ਨੇ 
ਕਿਸੇ ਨੂੰ ਪਤਾ ਨਾ ਲੌਂਗਏ ਦਿੱਤਾ ਕੇ ਮੇਰੀ ਲਟਕੀ ਐ। ਕੁਝ ਦਿਨ ਪਾ ਕੇ ਸਾਧ ਸੋਚਿਆ ਹੈਤਾਂ 
ਇਹ ਬੀ ਰਾਜੇ ਦਾ ਪੁੱਤ ਤੇ ਉਹ ਬੀ ਰਾਜੇ ਦੀ ਧੀ ਐ। ਸਾਧ ਸੋਚਿਆ ਜੇ ਆਪਾਂ ਏਨਾਂ ਦਾ 
ਆਪਸ “ਚ ਸੰਬੰਧ ਜੋੜ ਦਈਏ। ਸਾਧ ਰਾਜੇ ਨੂੰ ਕਹਿੰਦਾ ਜੀ ਮੈਂ ਇਕ ਗੱਲ ਪੁੱਛਈ ਐ ਥੋਨੂੰ। 
ਰਾਜਾ ਕਹਿੰਦਾ ਭਈ ਗੱਲ ਕਾਹਦੀ ਪੁੱਛਈ ਐ। ਪੁੱਛ ਲੈ ਮੈਂ ਕਿਹੜਾ ਸੋਤੋਂ ਬਾਹਰ ਆਂ। ਜਿਮੱ 
ਕਹੋਗੇ ਉਮੇਂ ਜਿਮੋਂ ਤਿਆਰ ਆਂ। ਸਾਧ ਕਹਿੰਦਾ ਮੇਰੇ ਲਟਕੀ ਐ ਇਕ ਜੋ ਥੋਨੂੰ ਮੰਜੂਰ ਹੋਬੇ ਤਾਂ 
ਮੈਂ ਹੁਏ ਥੋਡਾ ਫੈਸਲਾ ਕਰ ਦੇਮਾਂ। ਉਹਦੇ ਗੱਲ “ਚ ਤੂੰ ਹਾਰ ਪਾਦੀ, ਉਹ ਤੇਰੇ ਪਾਦੂ, ਥੋਡਾ 
ਆਪਸ 'ਚ ਫੈਸਲਾ ਹੋਜੂਗਾ। ਰਾਜਾ ਕਹਿੰਦਾ ਮੈਂ ਤਿਆਰ ਆਂ। ਲਟਕੀ ਬੁਲਾ ਲੀ ਉਹ ਕਹਿੰਦੀ ਮੈਂ 
ਬੀ ਤਿਆਰ ਆਂ। ਉਹ ਸਾਧ ਕੋਲੇ ਉਥੇ ਹੀ ਰਿਹਾ ਕਰੇ ਤੋ ਰੋਜ ਜਾਇਆ ਕਰੇ ਉਨਾਂ ਦੀ ਭਾਲ 
ਕਰਨ ਪਈ ਮੇਰੇ ਦੋਸਤ ਕਿੱਥੇ ਨੇ। ਭਾਲ ਕਰਦਿਆਂ ਕਰਦਿਆ ਖਾਸਾ ਟਾਇਮ ਲੰਘ ਗਿਆ ਬੱਚੇ 
ਹੋਗੇ ਇਕ ਲਟਕੀ ਇਕ ਲਟਕਾ। ਬੱਚੇ ਹੋਏ ਜਦੋਂ ਸਾਧ ਤਾਂ ਚੜਾਈ ਕਰ ਗਿਆ। ਉਹ ਉਥੇ ਹੀ 
ਰਿਹਾ ਕਰੇ ਕੱਲੀ। ਰਾਤ ਨੂੰ ਆ ਜਾਇਆ ਕਰੇ। ਦਿਨੇ ਉਹ ਭਾਲ ਤੇ ਜਾਇਆ ਕਰੇ। ਉਹ 
ਕਹਿੰਦੀ ਰਾਜੇ ਇਹ ਤਾਂ ਕੰਮ ਬਹੁਤ ਕਠਨ ਹੋਗਿਆ। ਰਾਜੇ ਜੇ ਕੋਈ ਤੈਨੂੰ ਮਾਰ ਮਰਾ ਦੇ ਤਾਂ। 
ਸਹੀ ਗੱਲ ਦੱਸ। ਰਾਜਾ ਕਹਿੰਦਾ ਮੈਂਨੂੰ ਕੋਈ ਕੁਸ ਨੀ ਕਰ ਸਕਦਾ। ਜਿਹੜੀ ਮੇਰੀ ਮੁੰਦਰੀ ਐ 
ਏਦੇ ਬਿੱਚ ਮੇਰੇ ਪ੍ਰਾਣ ਲਿਖੇ ਹੋਏ ਨੇ। ਜਿਨਾਂ ਚਿਰ ਇਹ ਮੁੰਦਰੀ ਅੱਗ 'ਚ ਸਿੱਟੀ ਨੀ ਜਾਂਦੀ ਉਨਾ 
ਚਿਰ ਮੇਰੇ ਤੱਤੀ ਵਾ ਨੀ ਲਗਦੀ। ਉਹ ਖਹਿੜੇ ਬਈ ਏਹ ਮੈਂਨੂੰ ਸੰਭਾਅ ਕੇ ਰੱਖ। ਤੂੰ ਤਾਂ ਜਾਨੈ, 
ਕਿੱਤੇ ਰਾਹ 'ਚ ਡਿਗਜੇ ਜਾਂ ਕੁਸ ਹੋਜੇ। ਰਾਜਾ ਕਹਿੰਦਾ ਇਹ ਮੇਰੇ ਕੋਲ ਹੀ ਰਹਿਛਦੇ। ਉਹ 
ਕਹਿੰਦੀ ਨਹੀ ਮੈਂ ਰੱਖੂੰਗੀ। ਉਨੇ ਰੱਖ ਲੀ। ਇਕ ਦਿਨ ਕਿੱਤੇ ਪੈਰ ਧੋਂਦੀ ਤੀ ਤਾਂ ਉਸਦੀ ਜੁੱਤੀ 
ਨਦੀ 'ਚ ਡਿੱਗ ਗੀ। ਜੁੱਤੀ ਬਾਹਲੀ ਸੋਹਈ ਤੀ। ਗਹਾਂ ਜਾਲੀਆਂ ਨੇ ਜਾਲ ਲਾਏ ਬੇ ਤੇ, ਮੱਛੀਆਂ 
ਫੜ੍ਹਨ ਖਾਤਰ। ਜੁੱਤੀ ਜਾਲ 'ਚ ਫੱਸਗੀ ਜਾ ਕੇ। ਜਾਲੀਏ ਦੂਜੇ ਰਾਜ ਦੇ ਤੀ। ਜਿਮ ਆਪਏ ਤੀ 
ਪਟਿਆਲੇ ਤੇ ਨਾਭੇ ਆਲੇ। ਇਨਾਮ ਦੀ ਖਾਤਰ ਉਹ ਜੁੱਤੀ ਦੂਜੇ ਰਾਜੇ ਕੋਲ ਲੈ ਕੇ ਬੱਗਗੇ। ਰਾਜੇ 


ਕਹਿੰਦੇ ਜੀ ਜੁੱਤੀ ਦੇਖੋ ਕਿੰਨੀ ਸੋਹਈ ਐ। ਆਪ ਖਾਬਨੀ ਕਿੰਨੀ ਸੋਹਈ ਹੋਬੇਗੀ ਜੋ ਜੁੱਤੀ ਏਨੀ 


204 


ਸੋਹਈ ਐ। ਰਾਜੇ ਕਿਹਾ ਭਾਲ ਕਰੋ ਏਦੀ। ਨਦੀ ਨਦੀ ਜਾ ਕੇ ਦੇਖਿਆ ਇਕ ਡੇਰੇ 'ਚ ਲਟਕੀ 
ਰਹਿੰਦੀ ਐ। ਉਹ ਹੋ ਸਕਦੀ ਐ। ਪੰਜ ਹਜ਼ਾਰ ਦੇ ਕੇ ਰਾਜੇ ਨੇ ਠੌਗਈ ਮੰਗਾ ਲੀ। ਠੋਗਈ ਉਨੂੰ 
ਕਹਿੰਦੀ ਮੈਂ ਤੇਰੀ ਭੂਆ ਆਂ। ਉਹ ਬੀ ਉੱਥੇ ਰਹਿਏ ਲੱਗਗੀ। ਠੌਗਈ ਲੱਗ ਪੀ ਸਿਆਹਰੀ 
ਖੇਡਏ, ਕਹਿੰਦੀ ਜੇ ਤੇਰਾ ਮਾਲਕ ਕਿਸੇ ਨੇ ਬਾਹਰ ਮਾਰਤਾ ਤੇਰਾ ਕੀ ਬਦੂ। ਬੜਬੋਲੀ ਤੀਮੀ ਤੋਂ 
ਰਿਹਾ ਨੂ ਨਾ ਜਾਂਦਾ ਹੁੰਦਾ। ਕਹਿੰਦੀ ਕਿਹੜਾ ਮਾਰਲੂ ਉਸਨੂੰ। ਓਹਦੇ ਲਬੇ ਇਕ ਮੁੰਦਰੀ ਐ। 
ਉਹਦੀ ਜਾਨ ਤਾਂ ਇਕ ਮੁੰਦਰੀ 'ਚ ਐ। ਕਿਹੜਾ ਮਾਰਦੂ ਉਨੂੰ। ਉ ਕਹਿੰਦੀ ਮੈਨੂੰ ਦਿਖਾ ਤਾਂ 
ਮਾੜੀ ਜੀ। ਹੁਏ ਹੈ ਤਾਂ ਉਹ ਜਸੂਸ ਤੀ। ਉਨੇ ਦਿਖਾਈ ਮੁੰਦਰੀ, ਠੌਗਈ ਦੇਖ ਲਿਆ ਪਈ ਏਥੇ 
ਧਰਤੀ ਏਨੇ। ਇਕ ਦਿਨ ਕਹਿੰਦੀ ਤੂੰ ਤਾਂ ਜਬਾਕਾਂ ਨੂੰ ਰਬਾਈ ਜਾਂਦੀ ਐਂ। ਤੂੰ ਧੋ ਕਪੜੇ ਮੈਂ ਸਾਂਭੂ 
ਜਬਾਕਾਂ ਨੂੰ। ਜਦੋਂ ਉਹ ਗਈ ਕੱਪੜੇ ਧੌਏ, ਪਈ ਓਨੇ ਤਾਂ ਚੰਗੀ ਅੱਗ ਬਾਲਕੇ ਮੁੰਦਰੀ ਚੁੱਲੇ 'ਚ 
ਸਿੱਟ ਤੀ। ਰਾਜਾ ਆਇਆ ਘੋੜੇ ਤੇ ਤੜਪਦਾ। ਰਾਈ ਕਹਿੰਦੀ ਕੀ ਹੋਇਆ। ਰਾਜਾ ਕਹਿੰਦਾ ਹੋ 
ਗਿਆ ਹੁਈ ਜੋ ਹੋਈ ਤੂੰ ਗੱਲ ਸੁਏ ਮੇਰੀ ਲਬੇ ਆ ਕੇ। ਠੋਗਈ ਤਾਂ ਛੱਡ ਕੇ ਭਾਈ ਬੱਗਗੀ। ਰਾਜਾ 
ਕਹਿੰਦਾ ਮੇਰੀ ਗੱਲ ਸੁ, ਮੇਰੇ ਮਿੱਤਰ ਨੇ ਤਿੰਨ ਉਹ ਜਿਉਂਦਾ ਕਰ ਲੈਏਗੇ ਮੈਨੂੰ, ਤੂੰ ਕਿੱਤੇ ਫੂਕ 
ਨਾਂ ਦੇਮੀਂ। ਕਹਿੰਦਾ ਮੇਰੀ ਲੋਥ ਪੇਟੀ 'ਚ ਬਹੁਤ ਇੰਤਜ਼ਾਮ ਨਾਲ ਰੱਖ। ਉਹ ਮਿਲਈਗੇ ਤੈਨੂੰ, 
ਚਾਹੇ ਕਦੇ ਮਿਲਏ। ਬੱਸ ਜੀ ਉਨੇ ਪੇਟੀ 'ਚ ਪਾ ਕੇ ਲੋਥ ਰੱਖਤੀ। ਦੂਜਾ ਰਾਜਾ ਫੌਜ ਲੈ ਕੇ ਆ 
ਗਿਆ ਕਹਿੰਦਾ ਪਈ ਹੁਏ ਤੈਨੂੰ ਹੁਕਮੀਆਂ ਲੈ ਕੇ ਜਾਮਾਂਗੇ। ਉਹ ਕਹਿੰਦੀ ਦੇਖ ਬੱਗ ਤਾਂ ਚਲਦੀ 
ਆਂ। ਪਰ ਮੇਰਾ ਸਿਲੈ ਸਬਾ ਮਰੀਨੇ ਦਾ। ਜਦੋਂ ਤੱਕ ਮੇਰਾ ਸਿਲਾ ਪੂਰਾ ਨੀ ਹੁੰਦਾ ਮੈਂ ਬਿਆਹ ਨੀ 
ਕਰਾਉਂਦੀ। ਹੁਕਮ ਚੱਲੀ ਜਾਊਗਾ। ਕਹਿੰਦੀ ਪਹਿਲਾਂ ਤਾਂ ਮੈਂ ਜੱਗ ਕਰਨੈ। ਫਿਰ ਉਦੋਂ ਬਾਅਦ 
ਤੋਰੇ ਨਾਲ ਸਾਦੀ ਕਰਬਾ ਲੂੰਗੀ। ਉਹ ਕਹਿੰਦਾ ਪਈ ਚੰਗਾ। ਉਹ ਉਹਨੂੰ ਮਹਿਲਾਂ ਚ ਲੈ ਗਿਆ। 
ਸਾਰਾ ਹੁਕਮ ਉਸ ਰਾਈ ਦਾ ਚੱਲਣ ਲੱਗ ਗਿਆ ਉਥੇ। ਦੂਰ ਦੂਰ ਤੱਕ ਸੁਨੇਹੇ ਭੇਜਤੇ। ਸਾਰੇ 
ਰਸਦ ਮੰਗਣ ਆਉ ਰਾਜੇ ਦੇ ਮਹਿਲੀਂ। ਰਾਈ ਹੁਕਮ ਦੇਤਾ ਸਿਪਾਰੀਆਂ ਨੂੰ ਤਿੰਨ ਲੋਕ ਜਿਹੜੇ 
ਚਾਰ ਦਾ ਰਸਦ ਮੰਗਏ ਉਨਾ ਨੂੰ ਫੜ੍ਹ ਮੇਰੇ ਪੇਸ ਕਰੋ। ਉਹ ਮੇਰੇ ਦੁਸਮਏ ਐ। ਸਿਪਾਰੀ ਕਹਿੰਦੇ 


ਪਈ ਜਰੂਰ ਲਿਆਮਾਂਗੇ। ਆਗੇ ਤਿੰਨ ਦੋਸਤ ਕਹਿੰਦੇ ਪਈ ਜਏ ਅਸੀਂ ਤਿੰਨ ਪਰ ਰਸਦ ਚਾਰ 


205 


ਦੀ ਲਮਾਂਗੇ। ਸਾਡਾ ਰੁਲਿਆ ਹੋਇਆ ਇਕ ਬੰਦਾ। ਪੁਲਸੀਏ ਕਹਿੰਦੇ ਬਸ ਤੁਸੀਂ ਚਾਹੀਦੇ ਉ। 
ਭਾਈ ਫੜ੍ਹ ਲੇ ਲਿਆ ਕੇ ਰਾਈ ਦੇ ਪੇਸ ਕਰਤੋ। ਗੁਜਰ ਦੇਖੇ ਜਦੋਂ ਜਬਾਕ ਖੇਡਦੇ ਕਹਿੰਦਾ ਪਈ 
ਆ ਜਬਾਕ ਤਾਂ ਆਪਏ ਰਾਜੇ ਦੇ ਨੇ। ਏਨੇ ਨੂੰ ਰਾਈ ਬੀ ਆਗੀ। ਕਹਿੰਦੀ ਤੁਸੀਂ ਫੜ੍ਹੇ ਹੋਏ ਨੀ ਓ। 
ਮੈਂ ਬਟਾਂਦਰਾ ਕਰਨਾ ਥੋਡੇ ਨਾਲ ਕੁੂਸ ਗੱਲਾਂ ਦਾ। ਕਹਿੰਦੀ ਰਾਜਾ ਮਾਰਤਾ। ਬਾਹਮਣ ਕਹਿੰਦਾ 
ਫੂਕ ਤਾ। ਉਹ ਕਹਿੰਦੀ ਨਹੀਂ ਫੂਕਿਆ। ਕਹਿੰਦੇ ਚਲੋ ਦਿਖਾਓ ਸਾਨੂੰ। ਰਾਜੇ ਨੂੰ ਹੁਕਮ ਕਰਤਾ 
ਪਈ ਸਮਾਨ ਜਾਦੇ ਚਾਰੀਦੈ। ਹੁ ਮੈਂ ਛੇਤੀ ਕਰਲੂੰ ਸਾਦੀ ਤੇਰੇ ਨਾਲ। ਸਮਾਨ ਆ ਗਿਆ ਸਾਰਾ। 
ਤਰਖਾਏ ਉੱਡਣ-ਖਟੋਲਾ ਬਣਾਉਈ ਸੁਰੂ ਕਰਤਾ। ਬਾਹਮਣ ਨੇ ਦਬਾਈਆਂ ਲਾ ਕੇ ਰਾਜਾ ਰਾਜੀ 
ਕਰ ਲਿਆ। ਸਾਰੇ ਤਿਆਰ ਪਰ ਤਿਆਰ ਬੈਠੇ ਨੇ। ਰਾਈ ਕਹਿੰਦੀ ਪਈ ਗੱਲ ਕੀ ਬਏਨੀ 
ਚਾਹੀਦੀ ਐ। ਉਹ ਕਹਿੰਦੇ ਪਈ ਤੁਸੀਂ ਤਾਂ ਬਿਆਹ ਕਰਾ ਲਿਆ। ਅਸੀਂ ਤਾਂ ਛੜੇ ਬੈਠੇ ਆਂ। ਤੂੰ 
ਰਾਜੇ ਨੂੰ ਹੁਕਮ ਕਰ ਪਈ ਕੱਲ੍ਹ ਬਿਆਹ ਕਰੂੰ ਤੇਰੇ ਨਾਲ। ਅੱਜ ਲਟਕੀਆਂ ਗੀਤ ਗਾਏ ਆ ਕੇ। 
ਪਰ ਸਰਤ ਇਹ ਐ ਕੇ ਇਕ ਤਖਾਈ ਦੀ ਕੁੜੀ ਹੋਬੇ, ਇਕ ਗੁੱਜਰਾਂ ਦੀ ਤੇ ਇਕ ਬਾਹਮਈ ਦੀ। 
ਲਟਕੀਆਂ ਆ ਗੀਆਂ। ਬਈ ਉਨਾਂ ਬਿਠਾ ਕੇ ਬਿੱਚ ਚਾੜਤਾ ਉੱਡਣ ਖਟੋਲਾ ਉਪਰ ਨੂੰ। ਏਸ 


ਤਰ੍ਹਾਂ ਚਾਰਾਂ ਦੇ ਬਿਆਹ ਹੋਗੇ। 


206 


1906011]90₹€ 500੯ 01 (0 51100 5006601€ 01 1੧131₹31 
118100( 1॥ 10139) 


4010603%1 


1੧੬60॥00 (0 (1 32016 011 3402032€6 01002 
1॥॥]3੧ (01₹€151(੧, ”30313 
॥॥ 0ਿ171111011( 01 01 1੧੯00110010116 
101 0100 1)001€ 07 
19101 01 11111)507111੧ 
1 
111201605 


1੧22160300॥ 13 04-05-2009 


60[961੧1601. 1੧26੯3160 5€110131 
1)।. 30068 51021 ਗਿ31' 53110661) 51111 
11006601€ 


10198100001 01 ?.69. (00126 
1॥॥]80੧ 01₹€15109, 
1੧2210॥31 6010੮, 38001903 


001੧488। 00/£੧$7। 0108 


(੬5੧30151੬੦ 6119€। ੧0130 4੦੧ 00੦. 35 ੦1 1961) 


1)।93611€। 01 111ਇ01505 319 ”011]301 1€1੮੦21301੧ਊ 
£011]301 ।11੪੦।51੧॥, ”ਿ੧0313. 


॥065013€( 

19111 85€੦1 (0 012 001151001801011; ਗਿਇ5€10 1€5€31611 15 8 810]% (0 016 1)56110%2 5000% 
00010 1੧131%੩1 50101 50001. ੬ 50010 012 ੧੬1081 1181੧81 18032. 112 1੯508 ੬੩010 
੧੩11005 850€665 07 1681₹81 0131660. 1181੧੩115 ੩ 01811 01 7011801 18108 0€10125 10 1100 11811 
1810੧ਇ 31119. 1115 50211 0₹ 01 18125 1000180011 11 70180. 1112 5708₹11£ ੪8੩ 07 1181੧31 15 
0853, 1811000 173211₹3, 11020, 130101103, 13811818,6028, $੩੧ਇ0, 18758, 80813, 
100111813, 18੧61281 58116 &10 1੧੧0੩ 11 78੧੬08030 17150160. 701 012 1੯50816) ੧੬ 0161020 001 
165€31611 111 1੯੬ 61870€15. 11 156 6187001 ੧ 18੧੯੦ 50010 012 150011681, 20100181 810 £0213110081 
8500€665 07 01 1181%31 018161. 1112 1੬੧੧ 01871 07 001 165€81611 15 5੬016 5006001€: 7085€ 
5006001€ 85005. 11156 ੮ 3181੧515 012 01] [9085 800 0161 10610700 ਹਏਟਿ€11 18011 111 
181੧੩ 10011 7085, ੯10 185, 8060੯ ਗਿੰਮ85ਏ 810 20੯10 [0085. 1181%੩1 10011 [0085€ 
ਧਿ1ਟ0011 35 $00]020, 00161 310 01000102110. 112 5102 ੯੦6 [085 €01151565 07 012 ੧੦0 ੪10 
8509€66- _(0156-1000-801€€11111( 1031₹615. 101 6010੧ ੮੯€10 [085੬5 00111 00165, 
6010216106115 810 80੯€10181 601150001165. 11010 1811 15 17੬ 500ਟ001ਏ 800 08115001108001181 
85061 01 012 $010616€ $50406(01€. 131%੩1 1001, ੮੦6, 80੮0੧ 810 80੯10 08115001195 011 010 08515 
06 10100, £€1001 310 085. 001 01515 0101 608]1 15 $€106162 111815011080011. 11 005 
61801 ੮੧ 5000160 1161102811੯€, 10][9€180₹2, 10280011 810 82111 07 012 1681%੩1 511616€ 
5006001€. 1101 618] 07 001 012515 15 18੧81 ?71010100%. 181%੩1 185 24 €015011801 &)0 10 
੧੦੧15. ੧181੧81 51815 103]01 11120150 1813666115005 ੧101 00121 11000-21੧31 181208225. 11 185 
(੬1 ੧੦%੬15. 11੬ 1੬101 ੦7 ੯੦੮15 15 [10101016. ੬11 ₹0੧ਇ15 681) 0ਏ 135811200 810 135811281011 15 
[101€1016. 1112 111101 5੧11801ਏ 00118105 ੩ ੮੦੧੬1 85 18 10105, 010੧0 01 [ਗ੬€020 0₹ 


€011501131115. 


[ਇ9%੦ਗ੦5: 70356, 1੧੦0੧ 7035, 'ਲ6 85, 12੬2 50002, 50੩62 50007, 118150180401), 


01810130031 1065, 50010, 00121 &੧0 60021. 


ਮਲਵਈ ਉਪਭਾਸ਼ਾ ਦੀ ਵਾਕ ਬਣਤਰ ਦਾ ਵਰਛਨਾਤਮਿਕ ਅਧਿਐਨ 


ਪੰਜਾਬੀ ਯੂਨੀਵਰਸਿਟੀ ਦੀ ਭਾਸ਼ਾ ਫ਼ੈਕਲਟੀ ਅਧੀਨ 
ਪੀਐੱਚ.ਡੀ. (ਮਾਨਵ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ) 
ਦੀ ਰਿਸਰਚ ਹਿੱਤ ਪ੍ਰਸਤੂਤ 
ਸਾਰ 


ਰਜਿਸਟਰੇਸ਼ਨ ਦੀ ਮਿਤੀ 04-05-2009 


ਨਿਗਰਾਨ ਖੋਜਾਰਥੀ 
ਡਾ. ਬੂਟਾ ਸਿੰਘ ਬਰਾੜ ਸੰਦੀਪ ਸਿੰਘ 
ਪ੍ਰੋਫੈਸਰ 

ਪੀ.ਜੀ, ਸਟੱਡੀਜ਼ ਵਿਭਾਗ, 

ਪੰਜਾਬੀ ਯੂਨੀਵਰਸਿਟੀ 


ਰਿਜਨਲ ਸੈਂਟਰ ਬਠਿੰਡਾ। 


੧੯--੨੨-੨੭ 
ਆਂ ਖਾਂ ਪਖ 
॥00/08100/£301004 
(1961 ਦੇ ਪੰਜਾਬ ਐਕਟ ਨੰ. 35 ਤਹਿਤ ਸਥਾਪਿਤ) 


ਪੰਜਾਬੀ ਯੂਨੀਵਰਸਿਟੀ, ਪਟਿਆਲਾ । 


ਸਾਰ 


ਕਿਸੇ ਵੀ ਭਾਸ਼ਾ ਦਾ ਮੂਲ ਆਧਾਰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਹੁੰਦੀਆਂ ਹਨ। ਇਸ ਲਈ ਕਿਸੇ ਭਾਸ਼ਾ ਦਾ 
ਸਰਵਪੱਖੀ ਅਧਿਐਨ ਕਰਨ ਲਈ ਇਹ ਜ਼ਰੂਰੀ ਹੈ ਕਿ ਉਸ ਭਾਸ਼ਾ ਦੀਆਂ ਉਪਭਾਸ਼ਾ ਅਤੇ ਉਹਨਾਂ ਅੰਦਰ ਵਰਤੀਦੇ 
ਪੈਟਰਨਾਂ ਦਾ ਅਧਿਐਨ ਕੀਤਾ ਜਾਵੇ। ਹੱਥਲੇ ਖੋਜ ਕਾਰਜ ਵਿੱਚ ਅਸੀਂ ਮਲਵਈ ਉਪਭਾਸ਼ਾ ਦੀ ਬੋਲੀ ਦਾ ਵਰਣਨਾਤਮਿਕ 
ਅਧਿਐਨ ਪੇਸ਼ ਕੀਤਾ। ਅਸੀ ਆਪਈ ਖੋਜ ਲਈ ਬੋਲਚਾਲੀ ਬੋਲੀ ਨੂੰ ਆਧਾਰ ਬਣਾਇਆ ਹੈ। ਇਸ ਅਧਿਐਨ ਦੌਰਾਨ 
ਅਸੀਂ ਰੂਪਾਂਤਰੀ ਵਿਆਕਰਨਿਕ ਵਿਧੀ ਤੋਂ ਸਿਧਾਂਤਕ ਸੇਧ ਲੈਂਦੇ ਹੋਏ ਮਲਵਈ ਉਪਭਾਸ਼ਾ ਦੇ ਵਾਕ ਬਣਤਰ ਦਾ ਅਧਿਐਨ 
ਕੀਤਾ ਹੈ। ਅਧਿਐਨ ਦੌਰਾਨ ਅਸੀ ਸੰਪੂਰਨ ਖੋਜ ਕਾਰਜ ਪੰਜ ਅਧਿਆਇ ਵਿੱਚ ਵੰਡਿਆ ਹੈ। ਪਹਿਲੇ ਅਧਿਆਇ ਵਿੱਚ 
ਮਲਵਈ ਉਪਭਾਸ਼ਾ ਦੇ ਇਤਿਹਾਸਕ, ਸਭਿਆਚਾਰਿਕ ਭੂਗੋਲਿਕ ਪਿਛੋਕੜ ਦਾ ਅਧਿਐਨ ਕੀਤਾ ਹੈ। ਸਾਡੇ ਖੋਜ ਕਾਰਜ ਦਾ 
ਦੂਸਰਾ ਅਧਿਆਇ “ਵਾਕ ਬਏਤਰ : ਵਾਕੰਸ਼ ਉਸਾਰੀ ਪੱਖ” ਵਿੱਚ ਵਾਕ ਸਰੂਪ ਦੇ ਸਿਧਾਂਤ ਤਹਿਤ ਵਾਕੰਸ਼ ਦੇ ਸੰਕਲਪ ਨੂੰ 
ਕਿਰਿਆ ਵਿਸ਼ੇਸ਼ ਰੂਪਾਂ ਵਿੱਚ ਲਿੰਗ, ਵਚਨ ਤੇ ਕਾਰਕ ਪੱਖੋਂ ਹੁੰਦੇ ਰੂਪਾਂਤਰਨ ਦਾ ਅਧਿਐਨ ਕੀਤਾ ਗਿਆ ਟੈ। ਆਪਏਂ 
ਖੇਜ ਪ੍ਰਬੰਧ ਦੇ ਚੌਥੇ ਅਧਿਆਇ ਵਿੱਚ ਮਲਵਈ ਉਪਭਾਸ਼ਾ ਦੇ ਪ੍ਰਸ਼ਨਵਾਚਕ, ਆਦੇਸ਼ਾਤਮਕ, ਨਕਾਰਾਤਮਕ ਅਤੇ ਮੇਲ ਦਾ 
ਅਧਿਐਨ ਕੀਤਾ ਹੈ। ਖੋਜ ਕਾਰਜ ਦਾ ਪੰਜਵਾਂ ਅਧਿਆਇ 'ਧੁਨੀ ਵਿਉਂਤ' ਹੈ। ਇਸ ਅਧਿਆਇ ਵਿਚ ਮਲਵਈ ਉਪਭਾਸ਼ਾ 
ਦੀਆਂ ਧੁਨੀ-ਵਿਉਂਤ ਵਿਸ਼ੇਸ਼ਤਾਵਾਂ ਦਾ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ ਲਈ ਇਸ ਅਧਿਆਇ ਨੂੰ ਦੋ ਭਾਗਾਂ 
ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਮਲਵਈ ਦੀਆਂ ਖੰਡੀ ਧੁਨੀਆਂ ਤਹਿਤ ਸਵਰ ਤੇ ਵਿਅੰਜਨਾਂ ਦਾ ਅਧਿਐਨ ਕੀਤਾ 
ਗਿਆ ਹੈ। ਅਖੰਡੀ ਧੁਨੀਆਂ ਦੇ ਤਹਿਤ ਬਲ, ਸੁਰ, ਨਾਸਿਕਤਾ ਅਤੇ ਸੰਗਮ ਦਾ ਅਧਿਐਨ ਕੀਤਾ ਗਿਆ ਹੈ। 


ਕਰਮ ਤੇ ਪੂਰਕ। 


ਘੋਸ਼ਈਾ-ਪੱਤਰ 


ਮੈਂ ਪੋਸ਼ਣਾ ਕਰਦਾ ਹਾਂ ਕਿ 'ਮਲਵਈ ਉਪਭਾਸ਼ਾ ਦੀ ਵਾਕ ਬਣਤਰ ਦਾ ਵਰਣਨਾਤਮਿਕ 
ਅਧਿਐਨ” ਵਿਸ਼ੇ ਉਪਰ ਲਿਖਿਆ ਇਹ ਖੋਜ-ਪ੍ਰਬੰਧ ਮੇਰਾ ਮੌਲਿਕ ਖੋਜ ਕਾਰਜ ਹੈ। ਇਹ ਖੋਜ ਕਾਰਜ 
ਪਹਿਲਾਂ ਕਿਸੇ ਡਿਗਰੀ ਜਾਂ ਡਿਪਲੋਮੇ ਲਈ ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਹੋਰ ਯੂਨੀਵਰਸਿਟੀ ਵਿੱਚ 


ਪੇਸ਼ ਨਹੀਂ ਕੀਤਾ ਗਿਆ। 

2 2 1 ॥ 
ਮਿਤੀ ਸੰਦੀਪ ਸਿੰਘ 
/01-2%- 2.6(੬ 
96 7 


(ਨਿਗਰਾਨ) 


ਧੰਨਵਾਦ 


ਮੈਂ ਆਪਏ ਨਿਫਰਾਨ ਡਾ. ਬੂਟਾ ਸਿੰਘ ਬਰਾੜ ਜੀ ਦਾ ਦਿਲੋਂ ਧੰਨਵਾਦ ਕਰਦਾ ਟਾਂ, ਜਿਨ੍ਹਾਂ ਵਿਸ਼ੇ ਦੀ ਤੋਣ ਤੋਂ 


ਪੂਰਾ ਕਰਨ ਦੇ ਸਮਰੱਥ ਹੋਇਆ ਹਾਂ। 

ਮੈਂ ਵਿਸ਼ੇਸ਼ ਤੌਰ ਤੋ ਧੰਨਵਾਦ ਕਰਦਾ ਹਾਂ ਡਾ. ਜੋਗਾ ਸਿੰਘ ਜੀ ਜਿਨ੍ਹਾਂ ਹਮੇਸ਼ਾਂ ਆਪ ਬਹੁ-ਕੀਮਤੀ ਸਮਾਂ ਤੇ 
ਸੁਝਾਅ ਦੇ ਕੇ ਮੇਰੀ ਮੱਦਦ ਕੀਤੀ। 

ਸੌਂ ਆਪਏ ਵਿਭਾਗ ਦੇ ਮੁਖੀ ਡਾ. ਸੁਮਨਪ੍ਰੀਤ ਜੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਖੋਜ ਕਾਰਜ ਨੂੰ ਨੇਪਰੇ 
ਚਾੜ੍ਹਨ ਲਈ ਵਧੀਆ ਅਕਾਦਮਿਕ ਮਾਹੌਲ ਪ੍ਰਦਾਨ ਕਰਵਾਇਆ। 

ਮੈਂ ਧੰਨਵਾਦੀ ਹਾਂ ਉਨ੍ਹਾਂ ਸਮੂਹ ਮਲਵਈ ਬੁਲਾਰਿਆਂ ਦਾ ਜਿਨ੍ਹਾਂ ਬਿਨ੍ਹਾਂ ਕਿਸੇ ਸੁਆਰਥ ਦੇ ਅਧਿਐਨ 
ਸਮੱਗਰੀ ਮੁਹੱਈਆ ਕਰਵਾਈ ਅਤੇ ਮਹਿਮਾਨਾਂ ਵਰਗਾ ਪਿਆਰ ਵੀ ਦਿੱਤਾ। 

ਮੈਂ ਸੁਕਰਗੁਜ਼ਾਰ ਹਾਂ ਆਪਏ ਮਿੱਤਰ ਹਰਪ੍ਰੀਤ, ਹਰਜਿੰਦਰ, ਸਰਬਜੀਤ, ਬਚਿੱਤਰ ਅਤੇ ਮਨਜੀਤ ਦਾ 
ਜਿਨ੍ਹਾਂ ਬਿਨ੍ਹਾਂ ਕਿਸੇ ਸਿਕਵੇ-ਸ਼ਕਾਇਤ ਦੇ ਹਮੇਸ਼ਾਂ ਵਾਰ ਵਾਰ ਮੇਰੀ ਸਹਾਇਤਾ ਕੀਤੀ। 

ਮੈਂ ਆਪਏ ਮਾਤਾ-ਪਿਤਾ ਅਤੋ ਹਮਰਾਹ ਗੁਰਪ੍ਰੀਤ ਕੋਰ ਦਾ ਵੀ ਸ਼ੁਕਰਗੁਜ਼ਾਰ ਜਿਨ੍ਹਾਂ ਮੈਨੂੰ ਘਰੇਲੂ 
ਜਿਮੇਂਵਾਰੀਆਂ ਤੋਂ ਮੁਕਤ ਰੱਖਿਆ। 


ਨ ਟ]੫ ਘ` 
ਸੰਦੀਪ ਸਿੰਘ 


ਅਧਿਆਇ ਪਹਿਲਾ 


1.0. 


2.0. 


ਮਾਲਵਾ ਅਤੇ ਮਲਵਈ ਉਪਭਾਸ਼ਾ: ਇਤਿਹਾਸਿਕ, ਸਭਿਆਚਾਰਕ ਅਤੇ ਭੂਗੋਲਿਕ ਪਿਛੋਕੜ 


1.1. ਇਤਿਹਾਸਕ ਪਿਛੋਕੜ 
1.2. ਸਭਿਆਚਾਰਕ ਪਿਛੋਕੜ 
1.3. ਭੂਗੋਲਿਕ ਖੇਤਰ 


2.2.2.1.1. ਨੇੜਲਾ ਅਧਿਕਾਰ 
2.2.2.1.2.  ਪੂਰਵਵਰਤਤਾ 
2.2.3. ਨਾਂਵ ਵਾਕੰਸ਼ 
2.2.3.1. ਨਾਂਵ ਵਾਕੰਸ਼ : ਅੰਦਰੂਨੀ ਬਣਤਰ 
2.2.3.1.1. ਮੁੱਖ ਸ਼ਬਦ 
2.2.3.1.2. ਵਿਸ਼ੇਸ਼ਕ-ਮੁੱਖ ਸ਼ਬਦ 
2.2.3.1.3. ਵਿਸ਼ੇਸ਼ਕ-ਵਿਸ਼ੇਸ਼ਕ-ਮੁੱਖ ਸ਼ਬਦ 
2.2.3.1.4. ਵਿਸ਼ੇਸ਼ਕ-ਵਿਸ਼ੇਸ਼ਕ-ਵਿਸ਼ੇਸ਼ਕ-ਮੁੱਖ ਸ਼ਬਦ 
2.2.3.1.5. ਵਿਸ਼ੇਸ਼ਕ-ਵਿਸ਼ੇਸ਼ਕ-ਵਿਸ਼ੇਸ਼ਕ-ਵਿਸ਼ੇਸ਼ਕ-ਮੁੱਖ ਸ਼ਬਦ 
2.2.3.1.6. ਵਿਸ਼ੇਸ਼ਕ-ਵਿਸ਼ੇਸ਼ਕ“ਵਿਸ਼ੇਸ਼ਕ-ਵਿਸ਼ੇਸ਼ਕ-ਵਿਸ਼ੇਸ਼ਕ“ਮੁੱਖ ਸ਼ਬਦ 


1-7 


1-13 


14-61 


2.2.4.4. ਕਾਲ 
2.2.4.5. ਪੱਖ 
2.2.5. ਵਿਸ਼ੇਸ਼£ ਵਾਕੰਸ਼ 


ਅਧਿਆਇ ਤੀਜਾ 


3.0. _ ਵਾਕ ਬਫਤਰ ਦਾ ਸੂਖਮ ਸਰੂਪ ਅਤੇ ਰੂਪਾਂਤਰੀ ਪੱਖ 
3.1. ਸੂਖਮ ਸਰੂਪ ਅਤੇ ਰੂਪਾਂਤਰ 
3.2. ਨਾਂਵ 
3.2.1. ਨਾਂਵ ਦੇ ਕਾਰਕੀ ਰੂਪ 
3.2.1.1. ਸਾਧਾਰਨ ਕਾਰਕ 
3.2.1.2. ਸਬੰਧਕੀ ਕਾਰਕ 
3.2.1.3. ਸੰਬੋਧਨੀ ਕਾਰਕ 
3.2.1.4. ਅਪਾਦਾਨ ਕਾਰਕ 
3.2.1.5. ਅਧਿਕਰਨ ਕਾਰਕ 
3.2.1.6. ਕਰਨ ਕਾਰਕ 


3.3. ਕਿਰਿਆ 
3.3.1. ਅਰਥ ਦੇ ਆਧਾਰ 'ਤੇ 
3.3.1.1. ਮੁੱਖ ਕਿਰਿਆ 


3.3.1.2. ਸਹਾਇਕ ਕਿਰਿਆ 
3.3.1.3. _ ਸੰਯੋਗੀ ਕਿਰਿਆ 

3.3.1.4&. ਸੰਚਾਲਕ ਕਿਰਿਆ 
3.3.1.5. _ ਅਕਰਮਕ ਕਿਰਿਆ 


62-123 


3.3.1.6. _ ਸਕਰਮਕ ਕਿਰਿਆ 
3.3.1.7. ਪ੍ਰੇਰਨਾਅਰਥਕ ਕਿਰਿਆ 
3.3.2. ਬਣਤਰ ਦੇ ਆਧਾਰ 'ਤੇ 
3.3.2.1. ਇਕ ਸ਼ਬਦੀ ਕਿਰਿਆ 
3.3.2.2. ਦੋ ਸ਼ਬਦੀ ਕਿਰਿਆ 
3.3.2.2.1. ਦੂਹਰੀ ਕਿਰਿਆ 
3.3.2.2.2. ਮਿਸ਼ਰਤ ਕਿਰਿਆ 
3.4. ਵਿਸ਼ੇਸ਼ਣ 
3.4.1. ਅਰਥ ਦੇ ਆਧਾਰ 'ਤੇ 
3.4.1.1. ਗੁਛਵਾਚਕ ਵਿਸ਼ੇਸ਼ਏ 
3.4.1.2. ਸੰਖਿਆਵਾਚਕ ਵਿਸ਼ੇਸ਼ਣ 
3.4.1.2.1. ਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਟ 
3.4.1.2.1.1. ਪੂਰਨ ਸੰਖਿਆਵਾਚਕ ਵਿਸ਼ੇਸ਼ਣ 
3.4.1.2.1.2. ਅਪੂਰਨ ਸੰਖਿਆਵਾਚਕ ਵਿਸ਼ੇਸ਼ਣ 
3.4.1.2.1.3. ਸਮੁੱਚਤਾਬੋਧਕ ਵਿਸ਼ੇਸ਼ਏ 
3.4.1.2.1.4. ਕ੍ਰਮਵਾਚਕ ਵਿਸ਼ੇਸ਼ਣ 
3.4.1.2.1.5. ਗੁਈਵਾਚਕ ਵਿਸ਼ੇਸ਼ਣ 
3.4.1.2.2. ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਟ 
3.4.1.2.3. ਮਿਏਤੀਵਾਚਕ ਵਿਸ਼ੈਸ਼ਏ 
3.4.1.2.4. ਨਿਸ਼ਚੇਵਾਚਕ ਵਿਸ਼ੇਸ਼ਣ 
3.4.2. ਬਣਤਰ ਦੇ ਆਧਾਰ 'ਤੇ 
3.4.2.1. ਮੂਲ ਵਿਸ਼ੇਸ਼ਏ 


3.4.3.1. ਵਿਸ਼ੇਸ਼ ਵਿਸ਼ੇਸ਼ਣ 
3.4.3.2. ਵਿਧੇ ਵਿਸ਼ੇਸ਼ਣ 
3.5. ਕਿਰਿਆ ਵਿਸ਼ੇਸ਼ਣ 


= 


3.5.1.2. ਵਿਉਂਤਪਤ ਕਿਰਿਆ ਵਿਸ਼ੇਸ਼ਏ 
3.5.1.3. ਸਮਾਸੀ ਕਿਰਿਆ ਵਿਸ਼ੇਸ਼ਏ 
3.5.2. ਕਾਰਜ ਦੇ ਆਧਾਰ 'ਤੇ 
3.5.2.1. ਸੰਯੋਜਕੀ ਕਿਰਿਆ ਵਿਸ਼ੈਸ਼ਏ 
3.5.2.2. ਵਿਯੋਜਕੀ ਕਿਰਿਆ ਵਿਸ਼ੇਸ਼ਣ 
3.5.2.3. ਯੋਜਕੀ ਕਿਰਿਆ ਵਿਸ਼ੇਸ਼ਣ 
3.5.3. ਅਰਥ ਦੇ ਆਧਾਰ 'ਤੇ 
3.5.3.1. ਸਥਾਨਸੂਚਕ ਕਿਰਿਆ ਵਿਸ਼ੇਸ਼ਣ 
3.5.3.2. ਸਮਾਂਸੂਚਕ ਕਿਰਿਆ ਵਿਸ਼ੇਸ਼ 
3.5.3.3. _ਕਾਰਨਸੂਚਕ ਕਿਰਿਆ ਵਿਸ਼ੇਸ਼ਣ 
3.5.3.4. ਵਿਧੀਵਾਚਕ ਕਿਰਿਆ ਵਿਸ਼ੇਸ਼ਣ 
3.5.3.5. _ਪਰਿਮਾਇਵਾਚਕ ਕਿਰਿਆ ਵਿਸ਼ੇਸ਼ਣ 
3.5.3.6. ਗਿਏਤੀਵਾਚਕ ਕਿਰਿਆ ਵਿਸ਼ੇਸ਼ਣ 
3.6. ਪੜਨਾਂਵ 
3.6.1. ਪੁਰਖਵਾਚਕ ਪੜਨਾਂਵ 
3.6.1.1. ਉੱਤਮ ਪੁਰਖ ਪੜਨਾਂਵ 
3.6.1.2. ਮੱਧਮ ਪੁਰਖ ਪੜਨਾਂਵ 
3.6.1.3. ਅੱਨ ਪੁਰਖ ਪੜਨਾਂਵ 
3.6.2. ਨਿੱਜਵਾਚਕ ਪੜਨਾਂਵ 
3.6.3. ਨਿਸ਼ਚੇਵਾਚਕ ਪੜਨਾਂਵ 
3.6.4. ਅਨਿਸ਼ਚੇਵਾਚਕ ਪੜਨਾਂਵ 


3.6.5. ਪ੍ਰਸ਼ਨਾਵਚਕ ਪੜਨਾਂਵ 


ਅਧਿਆਇ ਚੌਥਾ 
4.0. _ਵਾਕ-ਰੂਪਾਂਤਰ 
4.1. ਰੂਪਾਂਤਰ 
4.1.1. ਪ੍ਰਸ਼ਨਵਾਚਕ ਵਾਕ 


4.1.1.1. ਪ੍ਰਸ਼ਨਸੂਚਕ ਸ਼ਬਦ ਸਹਿਤ ਪ੍ਰਸ਼ਨਵਾਚਕ ਵਾਕ 
4.1.1.1.1. ਸੂਚਨਾਸੂਚਕ ਪ੍ਰਸ਼ਨ 


4.1.1.1.1.1. ਸਥਾਨ ਸੂਚਨਾਸੂਚਕ ਪ੍ਰਸ਼ਨ 


124-156 


4.1.1.1.1.2. ਕਾਰਨ ਸੂਚਨਾਸੂਚਕ ਪ੍ਰਸ਼ਨ 
4.1.1.1.1.3. ਕਾਲ ਸੂਚਨਾਸੂਚਕ ਪ੍ਰਸ਼ਨ 

4.1.1.1.1.4. ਵਿਧੀ ਸੂਚਨਾਸੂਚਕ ਪ੍ਰਸ਼ਨ 

4.1.1.1.1.5. ਗੁਦ ਸੂਚਨਾਸੂਚਕ ਪ੍ਰਸ਼ਨ 

4.1.1.1.1.6. ਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨ 
4.1.1.1.1.7. ਅਨਿਸ਼ਚਿਤ ਸੰਖਿਆ ਸੂਚਨਾਸੂਚਕ ਪ੍ਰਸ਼ਨ 
4.1.1.1.1.8. _ਪੜਨਾਵੀਂ ਸੂਚਨਾਸੂਚਕ ਪ੍ਰਸ਼ਨ 


4.1.1.2.2. ਅਸਹਿਮਤੀ ਪ੍ਰਸ਼ਨਸੂਚਕ ਸ਼ਬਦ ਰਹਿਤ ਪ੍ਰਸ਼ਨ 
4.1.1.2.3. ਸਹਿਮਤੀ ਪ੍ਰਸ਼ਨਸੂਚਕ ਸ਼ਬਦ ਰਹਿਤ ਪ੍ਰਸ਼ਨ 


4.1.4.1. ਕਿਰਿਆਵੀ ਮੇਲ 
4.1.4.1.1. ਕਰਤਾ ਅਤੇ ਕਿਰਿਆ ਦਾ ਮੇਲ 
4.1.4.1.2. ਕਰਤਾ ਅਤੇ ਸਹਾਇਕ ਕਿਰਿਆ ਦਾ ਮੇਲ 
4.1.4.1.3. _ ਕਰਮ ਅਤੇ ਕਿਰਿਆ ਦਾ ਮੇਲ 
4.1.4.1.4. ਕਰਮ ਅਤੇ ਸਹਾਇਕ ਕਿਰਿਆ ਦਾ ਮੇਲ 
4.1.4.2. ਗੈਰ ਕਿਰਿਆਵੀ ਮੇਲ 
4.1.4.2.1. ਕਰਤਾ ਅਤੇ ਪੂਰਕ ਦਾ ਮੇਲ 
4.1.4.2.2. ਵਿਸ਼ੇਸ਼ ਅਤੇ ਵਿਸ਼ੇਸ਼ਕ ਦਾ ਮੇਲ 


ਅਧਿਆਇ ਪੰਜਵਾਂ 157-179 


5.0. _ ਧੁਨੀ-ਵਿਉਤ 


5.1.1.1. ਵਿਅੰਜਨ 
5.1.1.1.1. ਵਿਅੰਜਨ ਖੰਡ ਅਤੇ ਵਰਤੋਂ ਵਿਉਤ 
5.1.1.1.2. ਵਿਅੰਜਨ ਨੇੜਤਾ 
5.1.1.1.2.1. ਦੁੱਤ ਵਿਅੰਜਨ 
5.1.1.1.2.2. ਵਿਅੰਜਨ ਗੁੱਛੇ 
5.1.1.1.2.3. ਵਿਅੰਜਨ ਸੰਯੋਗ 
5.1.1.2. ਸਵਰ 
5.1.1.2.1. ਸਵਰ ਖੰਡ ਅਤੇ ਵਰਤੋਂ ਵਿਉਂਤ 
5.1.1.2.2. ਸਵਰ ਸੰਯੋਗ 
5.1.1.2.2.1. ਦੂਹਰੇ ਸਵਰ 
5.1.1.2.2.2. ਤੀਹਰੇ ਸਵਰ 
5.1.2.  ਅਖੰਡੀ ਧੁਨੀਆਂ 


5.1.2.1. ਬਲ 

5.1.2.2. ਸੁਰ ਅਤੇ ਵਾਕ ਸੁਰ 

5.1.2.3. ਨਾਸਿਕਤਾ 

5.1.2.4. ਸੰਗਮ 
ਨਿਸ਼ਕਰਸ਼ 180-189 
ਪੁਸਤਕ ਸੁਚੀ 190-196 


ਅੰਤਿਕਾ 197-206 


ਕਿਰਿਆ ਅਕਰਮਕ 


ਸੰਕੇਤਾਵਲੀ 


ਕਰਤਾ ਨਾਂਵ ਵਾਕੰਸ਼ 


ਕਿਰਿਆ ਵਿਸ਼ੇਸ਼ਏ ਵਾਕੰਸ਼ 


1? 


ਵਿਅੰਜਨ 


ਸਵਰ 


ਫ਼ 


ਫੇ “ਫ਼ 


ਰਿ 


ਪੋਹ _ 0੨ 


49 00? 6027) 


070 


